ਅਕਤੂਬਰ-ਦਸੈਬਰ 1978 


ਕਹਾਣੀਆਂ 
ਅਹਿਮਦ ਨਦੀਮ ਕਾਸਮ) ਗੌਡਾਸਾਂ 
ਜਸਪਾਲ ਸਿੰਘ ਮਾਨ ਛਾਂ 
ਜਗਤਾਰਦੀਪ ਸੱਤ ਪਰਾਂਏ ਲੌਕ 
ਨਿਬੈਧ 
ਵ. ਏ. ਲੈਨਿਨ ਲਿਓ ਤਾਲਸਤਾਏ : ਰੂਸੀ ਇਨਕਲਾਬ ਦਾ ਸ਼ੀਸ਼ਾ 
ਨ. ਸ. ਨੂਰ ਬਰਤਾਨਵੀ ਵਿਦਿਅਕ ਢਾਂਚੇ 'ਚ ਨਸਲਵਾਦ ਅਤੇ ਰੰਗਦਾਰ 
ਸਾਹਿਤਕਾਰ ਦਾ ਫ਼ਰਜ਼ 
ਸੁਖਦੇਵ ਸਿੰਘ ਹਰਿਭਜਨ ਸਿੰਘ ਦੀ ਗੀਤ-ਕਲਾ 
ਦਲੀਪ ਸਿੰਘ ਇਕ ਪਾਤਰ ਵਾਰਤਾ 
ਬਲਦੇਵ ਸਿੰਘ ਬਾਬਾ ਬੋਹੜ : ਸੈਤ ਸਿੰਘ ਸੇਖੋ” 
ਮੰਚ ਚਰਚਾ 
ਲੋਕ ਨਾਥ ਧਮਕ ਨਗਾਰੇ ਦੀ 
ਕਵਿਤਾਵਾਂ 
` ਪ੍ਰਮਿੰਦਰ ਜੀਤ, ਪ੍ਰੀਤਮ ਬ਼ੇਲੀ, ਪ੍ਰੀਤਮ ਸਿੰਘ, ਰਾਜਿੰਦਰ ਸੋਢੀ, ਰਮਨ, ਸੁਖਤੈਨ ਮਿਸਤਰੀ 
ਪ੍ਸਤਕ ਚਰਚਾ 
ਕਰਮਜੀਤ ਜਦੋ“ ਸਵੇਰ ਹੋਈ 
ਗੁਰਚਰਨ ਸਿੰਘ ਸਹਿੰਸਹ ਮੈ ਦੱਸਾਂ ਗਾ 
ਹਰਭਜਨ ਹਲਵਾਰਵ) ਮੜ੍ਕੇ ਦੀ ਮਹਿਕ 
& 
ਸੈਪਾਦਕ ਨਿਗਰਾਨ ਇਕ ਕਾਪੀ : ਢਾਈ ਰੁਪਏ 
ਰਘਬੀਰ ਸਿੰਘ ਸੈਤ ਸਿੰਘ ਸੋਖੋ” ਸਾਲਾਨਾ : ਦਸ ਰੁਪਏ 


ਇਤ 


ਸਿਰਜਣਾ 


ਅਕਤ੍ਰਬਰ- ਦਸੈਬਰ 1978 


ਨਿਗਰਾਨ 
ਸੈਤ ਸਿੰਘ ਸੇਖੋ” 


ਸੋਪਾਦਕ 


ਰਘਬੀਰ ਸਿੰਘ 


ਵਿਦੇਸ਼ ਪ੍ਰਤਿਨਿਧ 
ਨਿਰੰਜਨ ਸਿੰਘ ਨੂਰ 


ਪਤਾ 
1023, ਸੈਕਟਰ 38-ਬੀ 
ਚੈਡੀਗੜ੍ਹ । 


61341੧& 18 307੦₹0 
੧੯ 11 2083੦ 0; 31 
6616015, 60116£€95 800 
86618160606381103 
60068 ੮10 10੧੬2 130. 
2/6-66 ਸ਼ੈ (££) 93160 
26.9.66 


ਹ 
ਹ 


ਇਸ ਅੰਕ ਵਿਚ 


ਵ. ਏ. ਲੈਨਿਨ/ਲੇਖ/ਲਿਓ ਤਾਲਸਤਾਏ : ਰੂਸੀ 
ਇਨਕਲਾਬ ਦਾ ਸ਼ੀਸ਼ਾ/! 
ਪ੍ਰਮਿੰਦਰਜੀਤ/ਕਵਿਤਾ/ਅਨਾਇਕ/6 

ਅਹਿਮਦ ਨਦੀਮ ਕਾਸਮੀ/ਕਹਾਣੀ/ਗੰਡਾਸਾ/9 

ਪ੍ਰੀਤਮ ਬੇਲੀ/ਕਵਿਤਾ/ਡਰਨਾ/23 

ਜਸਪਾਲ ਸਿੰਘ ਮਾਨ/ਕਹਾਣੀ/ਛਾਂ/25 

ਪ੍ਰੀਤਮ ਸਿੰਘ/ਕਵਿਤਾ/ਕਰਾਮਾਤ ਦਾ ਕਹਿਰ/32 
ਜਗਤਾਰਦੀਪ/ਕਹਾਣੀ/ਸੱਤ ਪਰਾਏ ਲੌਕ/33 
ਰਾਜਿੰਦਰ ਸੋਢੀ/ਕਵਿਤਾ/ਦਗੜ ਦਗੜ ਕਰਦੇ ਘੋੜੇ 
ਆਉਣ/40 

ਨ. ਸ. ਨੂਰ/ਨਿਬੰਧ/ਬਰਤਾਨਵੀ ਵਿਦਿਅਕ ਢਾਂਚੇ 'ਚ 
ਨਸਲਵਾਦ ਅਤੇ ਰੈਗਦਾਰ ਸਾਹਿਤਕਾਰ ਦਾ ਫ਼ਰਜ਼/41 
ਰਮਨ/ਕਵਿਤਾ/ਅਸੀ' ਚੁੱਪ ਚਾਪ ਗੁਜ਼ਰਦੇ ਗਏ/51 
ਸੁਖਦੇਵ ਸਿੰਘ/ਨਿਬੈਧ/ਹਰਰਭਜਨ ਸਿੰਘ ਦੀ _ਗੀਤ- 
ਕਲਾ/5$3 

ਦਲੀਪ ਸਿੰਘ/ਇਕ ਪਾਤਰ _ਵਾਰਤਾ/ਇਤਨਾ ਭੀ 
ਵੀਰਾਨਾ ਕਿਉ” ਹੋਵੇ/59 

ਬਲਦੇਵ ਸਿੰਘ/ਯਾਦਾਂ/ਬਾਬਾ ਬੋਹੜ : ਸੈਤ ਸਿੰਘ 
ਸੇਖੋ/61 

ਸੁਖਚੈਨ ਮਿਸਤਰੀ/ਦੋ ਕਵਿਤਾਵਾਂ/67 

ਲੋਕ ਨਾਥ/ਰੈਗ ਮੰਚ/ਧਮਕ ਨਗਾਰੇ ਦੀ/69 
ਕਰਮਜੀਤ ਸਿੰਘ/ਰੀਵੀਊ/ਜਦੋ' ਸਵੇਰ ਹੋਈ/71 
ਗੁਰਚਰਨ ਸਿੰਘ ਸਹਿੰਜਰਾ/ਰੀਵੀਉ/ਮੈ` ਦੱਸਾਂਗਾ/74 
ਹਰਿਭਜਨ ਹਲਵਾਰਵੀ/ਰੀਵੀਊ/ਮੜ੍ਹਕੇ ਦੀ ਮਹਿਕ/7?6 
ਜੋਗਾ ਸਿੰਘ, ਗੁਰਦੀਪ ਸਿੰਘ/ਪੱਤਰ/5! 


ਵ. ਏ. ਲੈਨਿਨ 
ਲਿਓ ਤਾਲਸਤਾਏ--ਰੂਸੀ ਇਨਕਲਾਬ ਦਾ ਸ਼ੀਸ਼ਾ 


[ਲਿਓ ਤਾਲਸਤਾਏ ਦੀ ਇਕ ਸੌ ਪੰਜਾਹਵੀ' ਜਨਮ ਸ਼ਤਾਬਦੀ ਸੰਸਾਰ ਭਰ ਵਿਚ ਬੜੇ 
ਉਤਸ਼ਾਹ ਨਾਲ ਮਨਾਈ ਗਈ ਹੈ । ਤਾਲਸਤਾਏ ਰੂਸੀ ਸਾਹਿਤ ਦੀ ਹੀ ਨਹੀਂ ਸਗੋ ਸੰਸਾਰ ਸਾਹਿਤ 
ਦੀ ਇਕ ਯਾਦਗਾਰੀ ਸ਼ਖਸੀਅਤ ਹੈ । ਗਲਪ ਸਾਹਿਤ ਨੂੰ ਜੀਵਨ ਦੇ ਨੇੜੇ ਲਿਆਉਣ ਅਥਵਾ ਉਸ 
ਵਿਚ ਯਥਾਰਥ ਨੂੰ ਪ੍ਰਮੁਖਤਾ ਦੇਣ ਵਿਚ ਤਾਲਸਤਾਏ ਦੇ ਯੋਗਦਾਨ ਤੋ" ਕੋਈ ਇਨਕਾਰੀ ਨਹੀਂ 
ਰੋਸਕਦਾ । _ ਬੁਰਜੁਆ ਸਾਹਿਤ ਚਿੰਤਕ ਤਾਲਸਤਾਏ ਨੂੰ ਉਸਦੇ ਧਾਰਮਿਕ ਵਿਚਾਰਾਂ ਦੀ ਆੜ 
ਵਿਚ ਗਲਤ,ਰੈਗ ਵਿਚ ਪੇਸ਼ ਕਰਨ ਦਾ ਯਤਨ ਕਰਦੇ ਰਹੇ ਹਨ । ਪਰ _ਤਾਲਸਤਾਏ ਦੀ 
ਵਡਿਆਈ ਉਸਦੇ ਵਿਚਾਰਾਂ ਵਿਚ ਨਹੀਂ' ਸਗੋ ਜੀਵਨ ਦੇ ਯਥਾਰਥ ਉੜੇ ਉਸਦੀ ਪਕੜ ਵਿਚ 
ਹੈ । ਤਾਲਸ਼ਤਾਏ ਮਾਰਕਸਵਾਦੀ ਸਾਹਿਤ ਆਲੋਚਨਾ ਦੀ ਉਸ ਕਸਵੱਟੀ ਉਤੋਂ ਪੂਰ ਉਤਰਦਾ 
ਹੈ ਜਿਸ ਅਨੁਸਾਰ ਕਿਸੇ ਮਹਾਨ ਲੇਖਕ ਦੀ ਪ੍ਰਤਿਭਾ ਕਈ ਵਾਰ ਉਸਦੇ ਆਪਣੇ ਵਿਚਾਰਾਂ ਦੇ 
ਵਿਰੋਧ ਵਿਚ ਪ੍ਰਗਟ ਹੁੰਦੀ ਹੈ । ਸਿਰਜਣਾ ਦੇ ਇਸ ਅੰਕ ਵਿਚ ਲੈਨਿਨ ਦਾ ਤਾਲਸਤਾਏ ਉਤੇ 
ਲਿਖਿਆਂ ਨਿਬੈਧ ਪ੍ਰਕਾਸ਼ਿਤ ਕਰਨ ਸਮੇ” ਸਾਂਡਾ ਉਦੇਸ਼ ਇਸ ਮਹਾਨ ਲੇਖਕ ਨੂੰ ਸ਼ਰਧਾਂਜਲੀ ਪੇਸ਼ 
ਕਰਨ ਦੇ ਨਾਲ ਨਾਲ ਉਸਦਾ ਵਿਗਿਆਨਕ ਮੁਲਾਂਕਣ ਪ੍ਰਸਤੁਤ ਕਰਨਾ ਹੈ । _=-ਸੰਪਾਦਕ ] 


ਕਿਸੇ ਮਹਾਨ ਕਲਾਕਾਰ ਨੂੰ ਉਸ ਇਨਕਲਾਬ ਨਾਲ ਜੋੜਨਾ, ਜਿਸ ਨੂੰ ਸਮਝਣ 
ਤੋਂ ਉਹ ਪ੍ਰਤੱਖ ਤੌਰ ਉਤੇ ਅਸਫਲ ਰਿਹਾ ਹੋਵੇ ਤੇ ਜਿਸ ਤੋ ਉਹ ਪ੍ਰਤੱਖ ਤੌਰ ਉਤੇ ਲਾਂਭ 
ਰਿਹਾ ਹੋਵੇ, ਪਹਿਲੀ ਨਜ਼ਰੇ ਸ਼ਾਇਦ ਅਨੌਖੀ ਤੇ ਬਣਾਉਟੀ ਗੱਲ ਜਾਪੇ । ਅਜੇਹੇ ਸ਼ੀਸ਼ੇ ਨੂੰ 
ਜੋ ਚੀਜ਼ਾਂ ਸਹੀ ਢੈਗ ਨਾਲ ਪ੍ਰਤੀਬਿੰਬਤ ਨਾ ਕਰਦਾ ਹੋਵੇ, ਸ਼ੀਸ਼ਾ ਨਹੀ" ਕਿਹਾ ਜਾ ਸਕਦਾ । 
ਹਰ ਸਾਡਾ ਇਨਕਲਾਬ ਇਕ ਅਤਿ ਗ੍ਰੰਝਲਦਾਰ ਚੀਜ਼ ਹੈ । ਉਹਨਾਂ ਸਮੂਹਾਂ ਵਿਚ, ਜਿਹੜੇ 
ਇਸਨੂੰ ਸਿੱਧੇ ਤੌਰ ਉਤੇ ਸਿਰਜੇ ਰਹੇ ਹਨ ਤੇ ਇਜ ਵਿਚ ਹਿੱਸਾ ਲੈ ਰਹੇ ਹਨ, ਅਜੇਹੇ ਕਈ 
ਸਮਾਜੀ ਅਨਸਰ ਹਨ, ਜਿਹੜੇ ਆਪ ਪ੍ਰਤੱਖ ਤੌਰ ਉਤੇ ਉਸਨੂੰ ਨਹੀ” ਸਮਝਦੇ ਜੋ 
ਕੁੱਝ ਵਾਪਰ ਰਿਹਾਂ ਹੈ ਤੇ ਜਿਹੜੇ ਆਪ ਉਹਨਾਂ ਹਕੀਕੀ ਇਤਿਹਾਸਕ ਕਾਰਜਾਂ ਤੋਂ ਲਾਂਭੇ 
ਖਲੌਤੇ ਹਨ ਜਿਨ੍ਹਾਂ ਨੂੰ ਘਟਨਾਵਾਂ ਦੇ ਵਹਿਣ ਨੇ ਉਹਨਾਂ ਦੇ ਸਨਮੁਖ ਲਿਆ ਖੜਾ ਕੀਤਾ ਹੈ। 
ਤੇ ਜੇਕਰ ਅਸੀ” ਕਿਸੇ ਸਚਮੁਚ ਹੀ ਮਹਾਨ ਕਲਾਕਾਰ ਦੀ ਗੱਲ ਕਰ ਰਹੋ ਹਾਂ ਤਾਂ ਉਸਨੇ 
ਆਪਣੀ ਰਚਨਾ ਵਿਚ ਘਟੋ ਘਟ ਇਨਕਲਾਬ ਦੇ ਕੁਝ ਇਕ ਲਾਜ਼ਮੀ ਪੱਖਾਂ ਨੂੰ ਤਾਂ ਜ਼ਰੂਰ 
ਪ੍ਰਤੀਬਿੰਬਤ ਕੀਤਾ ਹੋਵੇਗਾ । 
ਰ੍ ਕਾਨੂੰਨੀ ਰੂਸੀ ਪਰੋਸ ਦੇ ਸਫੇ ਭਾਵੇ ਤਾਲਸਤਾਏ ਦੇ ਅੱਸੀ-ਵੇ' ਜਨਮ ਦਿਨ ਉਤੇ 
ਲੇਖਾਂ, ਚਿੱਠੀਆਂ ਤੇ ਟਿੱਪਣੀਆਂ ਨਾਲ ਭਰੇ ਪਏ ਹਨ, ਪਰ ਇਹ ਰੂਸੀ ਇਨਕਲਾਬ ਦੇ 
ਖਾਸੇ ਦੇ ਤੋ ਇਸ ਦੀਆਂ ਚਲਾਕ ਸ਼ਕਤੀਆਂ ਦੇ ਦਿ੍‌ਸ਼ਟੀਕੋਣ ਤੋਂ ਉਸ ਦੀਆਂ ਰਚਨਾਵਾਂ ਦਾ 
ਵਿਸ਼ਲੇਸ਼ਣ ਕਰਨ ਵਿਚ ਕੋਈ ਦਿਲਚਸਪੀ ਨਹੀ" ਰਖਦਾ । ਇਹ ਸਾਰੇ ਦਾ ਸਾਰਾ ਰਸ ਦੇਭ 


ਸਿਰਜਣਾ । 


ਵਿਚ ਦੂਹਰੀ ਕਿਸਮ ਦੇ-ਸਰਕਾਰੀ ਤੇ ਉਦਾਰਵਾਦੀ-ਦੌਭ ਵਿਚ ਘਿਣਾਉਣੀ ਹੱਦ ਤਕ 
ਖੁਭਿਆ ਹੋਇਆ ਹੈ ।...ਉਹ ਵਿਖਾਵੇ ਦੇ ਰੌਲੋ-ਗੌਲੇ ਤੇ ਸ਼ੋਰ-ਸ਼ਰਾਬੇ ਨਾਲ ਇਸ ਸਵਾਲ ਦੇ 
ਸਿੱਧੇ ਤੇ ਸਾਫ਼ ਜਵਾਬ ਲਈ ਮੰਗ ਨੂੰ ਡੋਬ ਦੇਣਾ ਚਾਹੁੰਦਾ ਹੈ ; ਤਾਲਸਤਾਏਵਾਦ ਦੀਆਂ 
ਉਘੜਵੀਆਂ ਵਿਰੋਧਤਾਈਆਂ ਕਿਜ ਕਾਰਨ ਹਨ ਤੇ ਸਾਡੇ ਇਨਕਲਾਬ ਦੀਆਂ ਕਿਹੜੀਆਂ 
ਤਰੁੱਟੀਆਂ ਤੇ ਕਮਜ਼ੋਰੀਆਂ ਨੂੰ ਪ੍ਰਗਟਾਉ”ਦੀਆਂ ਹਨ । 

ਤਾਲਸਤਾਏ ਦੀਆਂ ਰਚਨਾਵਾਂ, ਵਿਚਾਰਾਂ ਤੋਂ ਮਤਾਂ ਵਿਚਲੀਆਂ ਤੇ ਉਸਦੀ ਚਿੰਤਨ 
ਪ੍ਣਾਲੀ ਵਿਚਲੀਆਂ ਵਿਰੌਧਤਾਈਆਂ ਸਚਮੁਚ ਹੀ ਉਘੜਵੀਆਂ ਹਨ । ਇਕ ਪਾਸੇ ਅਸੀ 
ਮਹਾਨ ਕਲਾਕਾਰ ਵੇਖਦੇ ਹਾਂ, ਉਹ ਪ੍ਰਤਿਭਾ ਜਿਸਨੇ ਨਾ ਕੇਵਲ ਰੂਸੀ ਜੀਵਨ ਦੀਆਂ 
ਬੇਮਿਸਾਲ ਤਸਵੀਰਾਂ ਹੀ ਪੇਸ਼ ਕੀਤੀਆਂ ਹਨ ਸਗੋ ਸੰਸਾਰ ਸਾਹਿੱਤ ਨੂੰ ਪਹਿਲੇ ਦਰਜੇ ਦੀ 
ਦੇਣ ਵੀ ਦਿਤੀ ਹੈ । ਦੂਜੇ ਪਾਸੇ ਅਸੀਂ ਅਜੇਹਾ ਭੂਮੀਪਤੀ ਵੇਖਦੇ ਹਾਂ ਜਿਸ ਦੇ ਮਨ ਉਤੇ 
ਈਸਾ ਛਾਇਆ ਹੋਇਆ ਹੈ । ਇਕ ਪਾਸੇ, ਸਮਾਜੀ ਕੂੜ ਤੇ ਦੈਭ ਵਿਰੁੱਧ ਸ਼ਾਨਦਾਰ ਤੌਰ ਉਤੇ 
ਬਲਵਾਨ, ਸਿੱਧਾ ਤੇ ਸੁਹਿਰਦ ਰੋਸ, ਤੇ ਦੂਜੇ ਪਾਸੇ “ਤਾਲਸਤਾਏਵਾਦੀ', ਅਰਥਾਤ, ਮਰੀਅਲ, 
ਹੱਦ ਵਧ ਭਾਵਕ ਰੋ'ਦੂ ਜਿਸ ਨੂੰ ਰੂਸੀ ਬੁਧੀਮਾਨ ਕਿਹਾ ਜਾਂਦਾ ਹੈ, ਜੋ ਖੁਲ੍ਹੇ ਆਮ ਆਪਣੀ 
ਛਾਤੀ ਪਿੱਟਦਾ ਤੋ ਵਿਰਲਪ ਕਰਦਾ ਹੈ ; ''ਮੈੱ' ਇਕ ਬੁਰਾ, ਬਦ ਆਦਮੀ ਹਾਂ, ਪਰ ਮੋ” 
ਸਦਾਚਾਰਕ ਸਵੈ-ਪੂਰਨਤਾ ਦਾ ਅਭਿਆਸ ਕਰ ਰਿਹਾ ਹਾਂ, ਮੈਂ ਹੁਣ ਮਾਸ ਨਹੀ” ਖਾਂਦਾ, 
ਹੁਣ ਮੈਂ ਚੌਲਾਂ ਦੀਆਂ ਟਿੱਕੀਆਂ ਖਾਂਦਾ ਹਾਂ ।' ਇਕ ਪਾਸੇ ਸਰਮਾਇਦਾਨਾ ਲੁੱਟ-ਖ਼ਸੁੱਟ ਦੀ 
ਬੇਕਿਰਕ ਨੁਕਤਾਚੀਨੀ, ਸਰਕਾਰੀ ਉੱਪਦਰਾਂ, ਢਕਵੈਜੀ ਅਦਾਲਤਾਂ ਤੇ ਤੇ ਰਾਜ-ਪ੍ਰਬੋਧ ਨੂੰ 
ਬੇਨਕਾਬ ਕਰਨਾ ਤੇ ਸਭਿਅਤਾ ਦੀਆਂ ਪ੍ਰਾਪਤੀਆਂ ਤੇ ਧਨ ਦੇ ਵਾਧੇ, ਤੇ ਕਿਰਤੀ ਸਮੂਹਾਂ ਦੀ 
ਗਰੀਬੀ, ਅਧੋਗਤੀ ਤੇ ਮੰਦਹਾਲੀ ਦੇ ਵਾਧੇ ਵਿਚਕਾਰ ਡੂੰਘੀਆਂ ਵਿਰੋਧਤਾਈਆਂ _ ਨੂੰ ਨੰਗਾ 
ਕਰਨਾ । ਦੂਜੇ ਪਸੇ ਅਧੀਨਗੀ ਪ੍ਰਵਾਨ ਕਰਨ ਦਾ, ਹਿੰਸਾ ਨਾਲ ''ਬਦੀ ਦਾ ਟਾਕਰਾ ਨਾਂ 

ਕਰੋ”ਦਾ ਜਨੂਨੀਆਂ ਵਾਲਾ ਪਰਚਾਰ । _ਇਕ ਪਾਸੇ, ਅਤਿ ਗੌਭੀਰ ਯਥਾਰਥਵਾਦ, ਹਰ 

ਪ੍ਰਕਾਰ ਦੇ ਬ੍ਰਕਿਆਂ ਨੂੰ ਪਾੜਨਾ, ਦੂਜੇ ਪਾਸੇ, ਧਰਤੀ ਉਪਰਲੀਆਂ ਸਭ ਤੋ" ਵਧ ਘਿਰਿਣਤ 
ਗੱਲਾਂ ਵਿਚੋ ਇਕ, ਮਜ਼ਹਬ, ਦਾ ਪਰਚਾਰ ਕਰਨਾ, ਸਰਕਾਤੀ ਤੌਰ ਉਤੇ ਨਿਯੁੱਕਤ ਕੀਤੇ 
ਗਏ ਪਾਦਰੀਆਂ ਦੀ ਥਾਂ ਅਜੇਹੇ ਪਾਢਰੀਆਂ ਨੂੰ ਦਵਾਉਣ ਦਾ ਯਤਨ ਕਰਨਾਂ ਜਿਹੜੇ 
ਸਦਾਚਾਰਕ ਨਿਹਚੇ ਨਾਲ ਸੇਵਾ ਕਰਨਗੇ, ਅਰਥਾਤ, ਅਤਿਅੰਤ ਸੂਖ਼ਮ ਤੇ, ਇਸੇ ਕਰਕੇ ਖ਼ਾਸ 
ਤੌਰ ਉੜੇ ਘਿਨਾਉਣੇ ਪਾਦਰੀਵਾਦ ਨੂੰ ਪਾਲਣਾ । ਸੱਚ ਹੀ ਹੈ : 

ਤੂੰ ਕੈਗਾਲ ਹੈ' ; ਤਾਂ ਵੀ ਤੂੰ ਬਹੁਲਤਾ-ਭਰਪੂਰ ਹੈ”, 

ਤੂੰ ਬਲਵਾਨ ਹੈ', ਤਾਂ ਵੀ ਤੂੰ ਬਾਂਝ ਹੈ”, ਐਮਾਂਰੂਸ! 

ਇਹ ਗੱਲ ਕਹਿਣ ਦੀ ਲੌੜ ਨਹੀ ਕਿ ਤਾਲਸਤਾਏ, ਇਹਨਾਂ _ਵਿਰੋਧਤਾਈਆਂ 
ਕਰਕੇ ਸੰਭਵ ਤੌਰ ਉਤੇ ਨਾ ਤਾਂ ਮਜ਼ਦੂਰ ਲਹਿਰ ਨੂੰ ਤੇ ਸੋਸ਼ਲਿਜ਼ਮ ਲਈ ਸੰਘਰਸ਼ ਵਿਚ 
ਇਸ ਦੇ ਰੋਲ ਨੂੰ ਹੀ ਅਤੇ ਨਾਂ ਹੀ ਰੂਸੀ ਇਨਕਲਾਬ ਨੂੰ ਹੀ ਸਮਝ ਸਕਿਆ । ਪਰ 
ਤਾਲਸਤਾਏ ਦੇ ਵਿਚਾਰਾਂ ਅਤੇ ਮੱਤਾਂ ਵਿਚਲੀਆਂ ਵਿਰੋਧਤਾਈਆਂ ਇਤਫ਼ਾਕੀਆ ਨਹੀ” ਹਨ ; 
ਉਹ ਉਂਨੀਵੀ' ਸਦੀ ਦੀ ਅੰਤਲੀ ਤਿਹਾਈ ਵਿਚਲੇ ਰੂਸੀ ਜੀਵਨ ਦੀਆਂ ਵਿਰੌਧਤਾਈਆਂ 


2 ਜਿਰਜਣਾ 


ਭਰੀਆਂ ਹਾਲਤਾਂ ਨੂੰ ਪ੍ਰਗਟ ਕਰਦੀਆਂ ਹਨ । ਵਡਪਿੱਤਰੀ ਪਿੰਡ, ਜਿਹੜਾ ਅਜੇ ਭੂਮੀ= 
ਗੁਲਾਬੀ ਤੋ ਮੁਕਤ ਹੋਇਆ ਹੀ ਸੀ, ਖੱਲ ਲਾਹੁਣ ਤੇ ਲੁੱਟਣ ਲਈ ਸਰਮਾਇਦਾਰ ਦੇ ਤੇ 
ਟੈਕਸ ਉਗਰਾਹੁਣ ਵਾਲੇ ਦੇ ਬਿਲਕੁਲ ਹਵਾਲੇ ਕਰ ਦਿਤਾ ਗਿਆ ਸੀ । ਕਿਸਾਨ ਆਰਥਿਕਤਾ 
ਤੇ ਕਿਜਾਨ ਜੀਵਨ ਦੀਆਂ ਪੁਰਾਤਨ ਬੁਨਿਆਦਾਂ, ਜਿਹੜੀਆਂ ਸਚਮੁਚ ਕਈ ਸਦੀਆਂ ਤੱਕ 
ਕਾਇਮ ਰਹੀਆਂ ਸਨ, ਅਸਾਧਾਰਨ ਤੇਜ਼ੀ ਨਾਲ ਚੂਰ ਚੂਰ ਹੋ ਗਈਆਂ ਸਨ । ਤੇ ਤਾਲਸਤਾਏ 
ਦੇ ਵਿਚਾਰਾਂ ਵਿਚਲੀਆਂ ਵਿਰੋਧਤਾਈਆਂ ਦਾ ਮੁਲੰਕਣ ਅੱਜੋਕੀ ਮਜ਼ਦੂਰ ਲਹਿਰ ਤੇ ਅਜੋਕੇ 
ਸੋਸ਼ਲਿਜ਼ਮ ਦੇ ਦ੍ਰਿਸ਼ਟੀਕੋਣ ਤੋ ਨਹੀਂ ਕਰਨਾ ਚਾਹੀਦਾ (ਨਿਰਸੰਦੇਹ, ਅਜਿਹ 
ਮੁਲੌਕਣ ਦੀ ਲੋੜ ਹੈ, ਪਰ ਇਹ ਕਾਫੀ ਨਹੀਂ), ਸਗੋ ਅੱਗੇ ਵਧ ਰਹੀ 
ਸਰਮਾਇਦ'ਰੀ ਵਿਰੁਧ, ਉਹਨਾਂ ਜਨ-ਸਮੂਹਾਂ ਦੀ ਤਬਾਹੀ ਵਿਰੁਧ ਰੋਸ ਦੇ ਦਿਸ਼ਟੀਕੋਣ ਤੋ 
ਕਰਨਾ ਚ'ਹ)ਦਾ ਹੈ, ਜਿਹੜੇ ਆਪਣ) ਜ਼ਮੀਨ ਤੋ” ਵਾਂਝੇ ਕੀਤੇ ਜਾ ਰਹੇ ਹਨ-ਉਹ ਰੋਸ ਜਿਸਨੇ 
ਵਡਪਿਤਰੀ ਰੂਸੀ ਪਿੰਡ ਵਿਚੋ` ਉਭਰਨਾ ਸੀ । ਤਾਲਸਤਾਏ ਇਕ ਅਜੇਹੇ ਪੈਗੈਬਰ ਵਜੋ' 
ਬੇਥਵ੍ਰਾ ਹੈ, ਜਿਸਨੇ ਮਨੁੱਖਜਾਤੀ ਦੀ ਮੁਕਤੀ ਲਈ ਨਵੇ ਫੌਰੀ ਇਲਾਜ ਲੱਭੇ ਹਨ--ਤੇ ਇਸ 
ਲਈ ਉਹ ਬਦੇਸ਼ੀ ਤੇ ਰੂਸੀ “ਤਾਲਸਤਾਏਵਾਦੀ'', ਜਿੰਨ੍ਹਾਂ ਨੇ ਕਿ ਉਸਦੇ ਸਿਧਾਂਤ ਦੇ ਸਭ 
ਤੋਂ ਕਮਜ਼ੋਰ ਪੱਖ ਨੂੰ ਇਕ ਕੱਟੜ ਮੱਤ ਵਿਚ ਪਲਟਣਾ ਚਾਹਿਆ ਹੈ, ਇਸ ਯੋਗ ਵੀ ਨਹੀ” 
ਕਿ ਉਹਨਾਂ ਦੀ ਗੱਲ ਕੀਤੀ ਜਾਵੇ । ਤਾਲਸਤਾਏ ਉਹਨਾਂ ਵਿਚਾਰਾਂ ਤੇ ਜਜ਼ਬਿਆਂ ਦੇ ਬੁਲਾਰੇ 
ਵਜੋ ਮਹਾਨ ਹੈ ਜਿਹੜੇ ਲੱਖਾਂ ਰੂਸੀ ਕਿਸਾਨਾਂ ਵਿਚ ਐਸੇ ਸਮੇ ਪੈਦਾ ਹੋਏ, ਜਦੋ' ਰੂਸ ਵਿਚ 
ਬੁਰਜੁਆ ਇਨਕਲਾਬ ਨੇੜੇ ਆ ਰਿਹਾ ਸੀ । ਤਾਲਸਤਾਏ ਮੌਲਿਕ ਹੈ, ਕਿਉ'ਕਿ ਸਮੁੱਚੇ ਤੌਰ 
ਉਤੇ ਲਿਆਂ ਉਸਦੇ ਵਿਚਾਰਾਂ ਦਾ ਕੁੱਲ ਜੋੜ ਇਕ ਕਿਸਾਨ ਬੁਰਜੁਆ ਇਨਕਲਾਬ ਵਜੋ 
ਸਾਡੇ ਇਨਕਲਾਬ ਦੇ ਵਿਸ਼ੇਸ਼ ਲੱਛਣਾਂ ਨੂੰ ਪ੍ਰਗਟਾਉ'ਦਾ ਹੈ । ਇਸ ਦ੍ਰਿਸ਼ਟੀਕੋਣ ਤੋ” 
ਤਾਲਸਤਾਏ ਦੇ ਵਿਚਾਰਾਂ ਵਿਚਲੀਆਂ ਵਿਰੋਧਤ'ਈਆਂ ਸਚਮੁਚ ਹੀ ਉਹਨਾਂ ਵਿਰੋਧਤਾਈਆਂ- 
ਭਰੀਆਂ ਹਾਲਤਾਂ ਦਾ ਸ਼ੀਸ਼ਾ ਹਨ, ਜਿਨ੍ਹਾਂ ਵਿਚ ਕਿਸਾਨ) ਨੂੰ ਸਾਡੇ ਇਨਕਲਾਬ ਵਿਚ 
ਆਪਣਾ ਇਤਿਹਾਸਕ ਰੋਲ ਅਦਾ ਕਰਨਾ ਪਿਆ । ਇਕ ਪਾਸੇ ਸਾਮੰਤੀ ਜਬਰ ਦੀਆਂ 
ਸਦੀਆਂ ਨੇ ਤੇ ਸੁਧਾਰ ਪਿਛੋ ਦੇ ਸਮੋ' ਵਿਚ ਤੇਜ਼ ਰਫਤ'ਰ ਨ'ਲ ਵਧ ਕੰਗਾਲ) ਦੇ 
ਦਹਾਕਿਆਂ ਨੇ ਨਫਰਤ, ਗੁੱਸ ਤੇ ਸਿਰਲੱਥ ਦ੍ਰਿੜ੍ਹਤਾ ਦੇ ਅੰਬਾਰ ਜੋੜ ਦਿਤੇ । _ਅਧਿਕਾਰਿਤ 
ਮਜ਼੍ਹਬ ਨੂੰ, ਭੂਮੀਪਤੀਆਂ ਤੋ ਭੂਮੀਪਤੀ ਸਰਕਾਰ ਨੂੰ ਪੂਰਨ ਤੌਰ ਉਤੇ ਹੂਝ ਸੁੱਟਣ ਦਾ; ਜ਼ਮੀਨ 
ਦੀ ਮਾਲਕੀ ਦੇ ਸਾਰੇ ਪੁਰਾਣੇ ਰੂਪਾਂ ਤੇ ਰੌਗਾਂ ਨੂੰ ਤਬਾਹ ਕਰਨ ਦਾ, ਜ਼ਮੀਨ ਮਾਫ ਕਰਨ 
ਦਾ, ਪੁਲਸੀ-ਜਮਾਤੀ ਰਾਜ ਦਾ ਸਥਾਨ ਆਜ਼ਾਦ ਤੇ ਬਰਾਬਰ ਦੇ ਛੋਟੇ ਕਿਸਾਨਾਂ ਦੇ 
ਭਾਈਚਾਰੇ ਨੂੰ ਦੇਣ ਦਾ ਯਤਨ-ਇਹ ਯਤਨ ਹਰ ਅਜਿਹੇ ਇਤਿਹਾਸਕ ਕਦਮ ਵੀ ਮੁੱਖ 
ਸੂਰ ਹੈ ਜੋ ਕਿਸਾਨੀ ਨੇ ਇਨਕਲਾਬ ਵਿਚ ਚੁੱਕਿਆ ਹੈ=ਤੇ ਨਿਰਸੈਦੇਹ, ਤਾਲਸਤਾਏ ਦੀਆਂ 
ਲਿਖਤਾਂ ਦਾ ਸੁਨੇਹਾ ਭਾਵਵਾਚੀ ''ਈਸਾਈ ਅਰਾਜਕਤਾਵਾਦ” ਨਾਲੋ”, ਜਿਵੇ ਕਿ ਵਿਚਾਰਾਂ 
ਦੀ ਉਸਦੀ “ਪ੍ਰਣਾਲੀ” ਨੂੰ ਕਈ ਵਾਰੀ ਨਾਂ ਦਿਤਾ ਜਾਂਦਾ ਹੈ, ਕਿਸਾਨੀ ਦੇ ਇਸ ਯਤਨ ਦੇ 
ਕਿਤੇ ਜ਼ਿਆਦਾ ਅਨੁਕੂਲ ਹੈ । 

ਦੂਜੇ ਪਾਸੇ ਕਿਸਾਨੀ, ਜੋ ਜੀਵਨ ਦੇ ਨਵੇ' ਢੰਗਾਂ ਲਈ ਯਤਨ ਕਰ ਰਹੀ ਸੀ, ਇਸ 


ਸਿਰਜਣਾ 3 


ਗੱਲ ਦਾ ਬਹੁਤ ਹੀ ਅਣਘੜ, ਵਡਪਿਤਰੀ, ਅਰਧ-ਧਾਰਮਿਕ ਵਿਚਾਰ ਰਖਦੀ ਸੀ ਕਿ ਇਹ 
ਕਿਸ ਕਿਸਮ ਦਾ ਜੀਵਨ ਹੋਣਾ ਚਾਹੀਦਾ ਹੈ, ਕਿਹੋ ਜਿਹੇਂ ਸੰਗਰਾਮ ਰਾਹੀ” ਮੁੜ) ਪ੍ਰਾਪਤ 
ਕੀਤੀ ਜਾ ਸਕਦੀ ਹੈ, ਇਸ ਸੌਗਰਾਮ ਵਿਚ ਇਸਦੇ ਕਿਜਤਰ੍ਹਾਂ ਦੇ ਆਗੂ ਹੋ ਸ੨ਦੇ ਹਨ, 
ਕਿਸਾਨ ਇਨਕਲਾਬ ਦੇ ਹਿਤਾਂ ਵੱਲ ਬੁਰਜੁਆਜ਼ੀ ਤੋਂ ਬੁਰਜੁਆ ਬੁਧੀਜੀਵੀਆ ਦਾਂ 
ਰਵੱਈਆ ਕੀ ਸੀ, ਭਮੀਪਤੀ ਜ਼ਮੀਨ ਮਾਲਕੀ ਦਾ ਖਾਤਮਾ ਕਰਨ ਵਾਸਤੇ ਜ਼ਬਰਜ਼ਹੀ 
ਹਕ੍ਹਮਤ ਦੇ ਜਬਰੀ ਤੌਰ ਉਤੇ ਉਲਟਾਏ ਜਾਣ ਦੀ ਲੋੜ ਕਿਉ ਸੀ । ਕਿਸਾਨੀ ਦੇ ਸਮੁੱਚ ਕੀਤੇ 
ਜੀਵਨ ਨੇ ਇਸਨੂੰ ਭੂਮੀਪਤੀਆੰ ਤੇ ਅਧਿਕਾਰੀਆਂ ਨਾਲ ਨਫਰਤ ਕਰਨੀ ਸਿਖਾਈ ਸੀ, ਪਰ 
ਇਹ ਨਹੀ” ਸੀ ਸਿਖਾਇਆ, ਤੇ ਨਾ ਹੀ ਸਿਖਾ ਸਕਦਾ ਸੀ ਕਿ ਇਹਨਾਂ ਸਾਰੇ ਸਵਾਲਾਂ ਦਾ 
ਜਵਾਬ ਕਿਥੋ ਲਭਿਆ ਜਾਏ । ਸਾਡੇ ਇਨਕਲਾਬ ਵਿਚ ਕਿਸਾਨੀ ਦਾ ਇਕ ਛੋਟਾ 
ਜਿਹਾਂ ਹਿੱਸਾ ਇਸ ਮੰਤਵ ਵਾਸਤੇ ਸਚਮੁਚ ਹੀ ਕੁਝ ਹੱਦ ਤੱਕ ਲੜਿਆ ਤੇ ਜਥੇਬੋਦ 
ਹੋਇਆ ਸੀ ; ਤੇ ਆਪਣੇ ਦ੍ਰਸ਼ਮਨਾਂ ਨੂੰ ਖਤਮ ਕਰਨ ਲਈ, ਜ਼ਾਰ ਦੇ ਸੇਵਕਾਂ ਤੇ ਭੂਮੀਪਤੀਆਂ 
ਦੇ ਰਾਖਿਆਂ ਦਾ ਨਾਸ ਕਰਨ ਲਈ ਇਕ ਬਹੁੱਤ ਹੀ ਫ਼ੋਟਾ ਜਿਹਾ ਹਿੱਸਾ ਸਚਮੁਚ ਹਥਿ ਮਾਰ 
ਫੜ ਕੇ ਉੱਠਿਆ । ਬਹੁਤੀ ਕਿਸਾਨੀ ਰੋਦੀ ਰਹੀ ਤੇ ਅਰਦਾਸਾਂ ਕਰਦੀ ਰਹੀ, ਉਪਦੇਸ਼ 
ਦੇ'ਦੀ ਰਹੀ ਤੇ ਸੁਫ਼ਨੇ ਲੈ'ਦੀ ਰਹੀ, ਅਰਜ਼ੀਆਂ ਲਿਖਦੀ ਰਹੀ ਤੇ ਵਕੀਲ” ਭੇਜਦੀ 
ਰਹੀ-ਬਿਲਕਲ ਲਿਓ ਤਾਲਸਤਾਏ ਵਾਲੋ ਢੋਗ ਨਾਲ ! ਤੇ ਜਿਵੇ ਕਿ ਇਹੋ ਜਿਹੀਆਂ 
ਸੂਰਤਾਂ ਵਿਚ ਹਮੇਸ਼ਾਂ ਹੁੰਦਾ ਹੈ, ਰਾਜਨਤ) ਤੋ” ਇਸ ਤਾਲਸਤ'ਏਵਾਦੀ ਪਰਹੇਜ਼ ਦਾ, 
ਰਾਜਨੀਤੀ ਦੇ ਇਜ ਤਾਲਜਤਾਏਵਾਰੀ ਤਿਆਗ ਦਾ, ਰਾਜਨੀਤੀ ਵਿਚ ਦਿਲਚਸਪੀ ਦੀ 
ਤੇ ਇਸਦੀ ਸੂਝ-ਸਮਝ ਦੀ ਇਸ ਘਾਟ ਦਾ ਪ੍ਰਭਾਵ ਇਹ ਸੀ ਕਿ ਕੇਵਲ ਘੱਟ-ਗਿਣਤੀ 
ਹੀ ਜਮਾਂਤੀ ਪੱਖੋ ਚੇਤੋਨ ਇਨਕਲਾਬੀ ਪ੍ਰੋਲਤਾਰੀਆਂ ਦੀ ਅਗਵਾਈ ਹੇਠ ਤੁਰੀ, ਜਦੋ" 
ਕਿ ਬਹੁ-ਗਿਣਤੀ ਉਹਨਾਂ ਬੇਮਸੂਲੇ, ਤਲੀਚੱਟ, ਬਰਜੁਆ ਬੁਧੀਮਾਨਾਂ ਦਾ ਸ਼ਿਕਾਰ ਬਣ 
ਗੱਈੀ ।...ਤਾਲਸਤਾਏ ਦੇ ਵਿਰਾਰ ਸਾਡੀ ਕਿਸਾਨ ਬਗਾਵਤ ਦੀ ਕਮਜ਼ੋਰੀ ਦਾ, ਤਰੁਟੀਆਂ 
ਦਾ ਸ਼ੀਸ਼ਾ ਰਨ, ਵਡ-ਪਿਤਰੀ ਪੰਡ ਦੀ ਫੁਜਫੁਸਾਹਟ ਦਾ ਤੇ ''ਉਦਮੀ ਮੁਜ਼ੀਕ” ਦੀ ਕੁੱਟ 
ਕੁੱਟ ਕੇ ਭਰੀ ਬੁਜ਼ਦਿਲੀ ਦਾ ਪ੍ਰਤਿਬਿੰਬ ਸਨ । 

1905-06 ਦੀਆਂ ਜਿਪਾਹੀਆਂ ਦੀਆਂ ਬਗ'ਵਤਾਂ ਲਵੋ । ਸਮਾਜੀ ਬਣਤਰ ਪੁੱਖੋਂ 
ਇਹ ਆਦਮੀ, ਜੋ ਸਾਡੇ ਇਨਕਲਾਬ ਵਿੱਚ ਜੂਝ, ਕੁਝ _ਕਿਮ'ਨ ਸਨ ਤੋਂ ਕੁਝ ਪ੍ਰੋਲਤਾਰੀ । 
ਪ੍ਰੋਲਤਾਰੀ ਘੱਟ-ਗਿਣਤੀ ਵਿਚ ਸਨ, ਇਸ ਲਈ ਹਥਿਆਰਬੈਦ ਫੌਜਾਂ ਵਿਚ ਲਹਿਰ ਉਸ 
ਰਾਸ਼ਟਰਵਿਆਪੀ ਇਕਮੁਠਤ, ਉਸ ਪਾਰਟੀ ਚੇਤੈਨਤਾ ਦਾ ਨੇੜਿਓ'-ਤੋੜਿਓ” ਵੀ ਵਿਖਾਵਾ 
ਨਹੀ” ਕਰਦੀ, ਜੋ ਕਿ ਪ੍ਰਲਤਾਰੀਆਂ ਨੇ ਵਿਖਾਈ ਸੀ, ਜਿਹੜੇ ਕਿ ਸੋਸ਼ਲ-ਡੈਮੋਕਰੇਟਿਕ ਬਣ 
ਗੱਏ ਸਨ, ਜਿਵੇ" ਕਿ ਇਕ ਛਿਣ ਵਿਚ ਹੀ । ਤਾਂ ਵੀ ਇਸ ਵਿਚਾਰ ਨਾਲੌ' ਗ਼ਲਤ ਹੋਰ 
ਕੇਈ ਗੱਲ ਨਹੀ” ਕਿ ਹਥਿਆਰਬੋਦ ਫੌਜਾਂ ਵਿਚਲੀਆਂ ਬਗਾਵਤਾਂ ਇਸ ਲਈ ਅਸਫਲ 
ਰਹੀਆਂ ਕਿ ਕਿਸੇ ਵੀ ਅਫ਼ਸਰ ਨੇ ਉਹਨਾਂ ਦੀ ਅਗਵਾਈ ਨਹੀ” ਸੀ ਕੀਤੀ । ਇਸਦੇ ਉਲਟ 
ਉਹ ਬਹੂਤ ਭਾਰੀ ਤਰੱਕੀ, ਸਹੀ ਤੌਰ ਉਤੇ ਇਸ ਤੱਥ ਕਾਰਨ ਹੋਈ ਸੀ ਕਿ “ਭੂਰਾ ਇੱਜੜ” 


੨. 


ਆਪਣੇ ਝੋਂ” ਸ੍ਰੈਸ਼ਟ ਲੋਕਾਂ ਵਿਰੂਧ ਹਥਿਆਰ ਚੁੱਕ ਕੇ ਉਠਿਆ ਤੇ ਇਹ ਉਸਦੀ ਸਵੈਨਿਰ= 


4 ਸਿਰਜਣਾ 


ਭਰਤਾ ਹੀ ਸੀ ਜਿਸਨੇ ਉਦਾਰਵਾਦੀ ਭੂਮੀਪਤੀਆਂ ਤੇ ਉਦਾਰਵਾਦੀ ਅਫ਼ਸਰਾਂ ਨੂੰ ਏਨਾ ਭੈ- 
ਭੀਤ ਕਰ ਦਿਤਾ । ਆਮ ਸਿਪਾਹੀ ਕਿਸਾਨਾਂ ਦੇ ਮਨੋਰਥ ਨਾਲ ਪੂਰੀ ਹਮਦਰਦੀ ਰਖਦਾ ਸੀ, 
ਉਸਦੀਆਂ ਅੱਖਾਂ ਜ਼ਮੀਨ ਦਾ ਜ਼ਿਕਰ ਕਰਨ ਨਾਲ ਹੀ ਚਮਕ ਉਠਦੀਆਂ ਸਨ । ਇਕ ਤੋ” 
ਵਧ ਸੂਰਤ ਵਿਚ ਅਜਿਹਾ ਹੋਇਆ ਜਦੋ“ ਹਥਿਆਰਬੋਦ ਫੌਜਾਂ ਵਿਚ ਅਧਿਕਾਰ ਆਮ 
ਸਿਪਾਹੀਆਂ ਦੇ ਸਮੂਹਾਂ ਦੇ ਹੱਥਾਂ ਵਿਚ ਚਲਿਆ ਗਿਆਂ, ਪਰ ਇਸ ਰੂਪ ਦੀ ਦਿ੍‌ੜਤਾ ਨਾਲ 
ਵਰਤੋ” ਕਦੀ ਵੀ ਨਹੀ' ਸੀ ਕੀਤੀ ਗਈ; ਸਿਪਾਹੀ-ਡਾਵਾਂਡੋਲ ਸਨ ; ਦੋ ਕੁ ਦਿਨਾਂ ਪਿਛੋ, 
ਕੁਝ ਸੂਰਤਾਂ ਵਿਚ ਕੁਝ ਹੀ ਘੰਟਿਆਂ ਪਿਛੋ”, ਕਿਸੇ ਨਫ਼ਰਤਯੋਗ ਅਫ਼ਸਰ ਨੂੰ ਮਾਰਨ ਮਗਰੋ” 
ਉਹਨਾਂ ਨੇ ਦੂਜੇ ਛੱਡ ਦਿੱਤੇ ਜਿਹੜੇ ਫੜੇ ਗਏ ਸਨ, ਅਧਿਕਾਰੀਆਂ ਨਾਲ ਗੱਲਬਾਤ ਚਲ'ਏ 
ਤੇ ਫੇਰ ਫਾਇਰਿੰਗ ਸਕੁ ਆਡ ਸਾਮ੍ਹਣੇ ਚਲੋਂ ਗਏ, ਜਾਂ ਬੈੱਤਾਂ ਲਈ ਆਪਣੀਆਂ ਪਿੱਠਾਂ 
ਨੰਗੀਆਂ ਕਰ ਦਿਤੀਆਂ, ਜਾਂ ਜੂਲਾ ਫੇਰ ਪਾ ਲਿਆ-ਬਿਲਕੁਲ ਲਿਓ ਤਾਲਸਤਾਏ 
ਵਾਲੇ ਢੰਗ ਨਾਲ ! 

ਤਾਲਸਤਾਏ ਨੇ ਘੁੱਟ ਘੁੱਟ ਕੇ ਰੱਖੀ ਹੋਈ ਨਫ਼ਰਤ, ਚੰਗੇਰੀ ਹੋਣੀ ਲਈ ਪ੍ਰਪੱਕ ਹੋ 
ਚੁਕਿਆ ਯਤਨ ਤੇ ਬੀਤ ਤੋਂ` ਪਿੱਛਾ ਛੁਡਾਉਣ ਦੀ ਇੱਛਾ ਦਰਸਾਈ--ਤੇ _ ਨਾਲ ਹੀ ਕੱਚ- 
ਘਰੜ ਸੁਫ਼ਨੇਸਾਜ਼ੀ, ਰਾਜਸੀ ਨਾ-ਤਜਰਬੇਕਾਰੀ ਤੇ ਇਨਕਲਾਬ ਦੇ ਸੈਬੋਧ ਵਿਚ ਸਿੱਥਲਤਾ 
ਵੀ ਦਰਸਾਈ) । ਇਤਿਹਾਸਕ ਤੇ ਆਨਥਿਕ ਹਾਲਤਾਂ ਜਨਸਮੂਹਾਂ ਦੇ ਇਨਕਲਾਬੀ ਘੋਲ ਦੇ 
ਅਟੱਲ ਆਰੰਭ ਦੀ ਵੀ ਵਿਆਖਿਆ ਕਰਦੀਆਂ ਹਨ, ਤੋਂ ਘੋਲ ਲਈ ਉਹਨਾਂ ਦੇ ਤਿਆਰ 
ਨਾਂ ਹੋਣ ਦੀ, ਤੇ ਤਾਲਜਤਾਏਵਾਦੀ ਰੂਪ ਵਿਚ ਬਦੀ ਦਾ ਟਾਕਰਾ ਨਾ ਕਰਨ ਦੀ ਵੀ ਵਿਆ= 
ਖਿਆ ਕਰਦੀਆਂ ਹਨ, ਜੋ ਕਿ ਪਹਿਲੀ ਇਨਕਲਾਬੀ ਮੁਹਿੰਮ ਦੀ ਹਾਰ ਦਾ ਇਕ ਅਤਿਅੰਤ 
ਗੈਭੀਰ ਕਾਰਨ ਸੀ । 

ਕਹਿੰਦੇ ਨੇ ਕਿ ਹਾਰੀਆਂ ਫੌਜਾਂ ਚੰਗੀ ਤਰ੍ਹਾਂ ਸਿਖਦੀਆਂ ਹਨ । ਬੇਸ਼ਕ, ਇਨਕਲਾਬੀ 
ਜਮਾਤਾਂ ਦਾ ਟਾਕਰਾ ਫੌਜਾਂ ਨਾਲ ਬਹੁਤ ਹੀ ਸੀਮਿਤ ਅਰਥਾਂ ਵਿੱਚ ਕੀਤਾ ਜਾ ਸਕਦਾ ਹੈ । 
ਸਰਮਾਇਦਾਰੀ ਦਾ ਵਿਕਾਸ ਹਰ ਘੰਟੇ ਬਦਲ ਰਿਹਾ ਹੈ ਤੇ ਉਹਨਾਂ ਹਾਲਤਾਂ ਨੂੰ ਤੀਖਣ ਬਣਾ 
ਰਿਹਾ ਹੈ । ਜਿਨ੍ਹਾਂ ਨੇ ਲੱਖਾਂ ਕਿਸਾਨਾਂ ਨੂੰ--ਜੋ ਸਾਮੰਤਵਾਦੀ ਭੂ-)ਪਤੀਆਂ ਤੇ ਉਹਨਾਂ ਦੀ 
ਸਰਕਾਰ ਪ੍ਰਤਿ ਆਪਣੀ ਨਫ਼ਰਤ ਸਦਕਾ ਇਕਮੁੱਠ ਸਨ--ਇਨਕਲ'ਬੀ-ਜਮਹੂਰੀ ਘੋਲ ਲਈ 
ਉਭਾਰਿਆ । ਖੁਦ ਕਿਸਾਨੀ ਵਿਚ ਵਟਾਂਦਰੇ ਦਾ, ਮੰਤੀ ਦੇ ਨੇਮ ਤੇ ਧਨ ਦੀ ਤਾਕਤ ਦਾ 
ਵਾਧਾ ਸਹਿਜੇ ਸਹਿਜੇ ਪੁਰਾਣੇ ਢੰਗ ਦੇ ਵਡ-ਪਿਤਰੀਵਾਦ ਤੇ ਵਡ-ਪਿਤਰੀ ਤਾਲਸਤਾਏ- 
ਵਾਦੀ ਵਿਚਾਰਧਾਰਾ ਨੂੰ ਮੈਦਾਨ" ਕਢ ਰਿਹ” ਹੈ । 


[1 


ਸਿਰਜਣਾ 5' 


ਪ੍ਰਮਿੰਦਰਜੀਤ 
ਅਨਾਇਕ 


ਇਸ ਖ਼ਤ ਰਾਹੀ” ਇਸ ਪਲ 
ਤੈਨੂੰ ਮੁਖ਼ਤਿਬ ਹਾਂ ਮੇਰੇ ਦੇਸ਼ 
ਮਨ ਬੜੇ ਚਿਰ ਤੋ ਸ਼ੂਲ ਦੀ ਨੌਕ 'ਤੇ ਸੀ 
ਤੈਨੂੰ ਤਾਂ ਰੋਜ਼ ਖ਼ਤ ਮਿਲਦੇ ਹੋਣਗੇ 
--ਮੋਰਵੇਤੇ 
--ਚਾਨਣੀ ਦੀ ਆਬਸ਼ਾਰ ਜਿਹੇ 
ਮੇਰਾ ਖ਼ਤ ਤਾਂ ਕਿਸੇ ਬੀਮਾਰ ਚਿਹਰੇ ਜਿਹਾ 
ਇਸ ਦੇ ਹਰਫ਼ਾਂ 'ਤੇ ਕਿਸੇ ਰਿਸ਼ਤੇ ਦੀ ਸਾਜ਼ਿਸ਼ ਢਾ ਸਾਇਆ ਨਹੀ” 
ਇਹ ਖ਼ਤ ਨਹੀ` ਅਰਦਾਸ 
ਤੇ ਨਾ ਆਰਤੀ ਜਿਹਾ 
ਇਹ ਖ਼ਤ ਤਾਂ ਉਸ ਆਵਾਜ਼ ਦਾ ਚਿਹਰ' ਏ 
ਜੋ ਮੈਨੂੰ ਲਗਾਤਾਰ ਕਰਦੀ ਰਹੀ ਏ ਤੇਰੇ ਖ਼ਿਲਾਫ਼ 
ਤੋਰੇ ਤੇ ਮੇਰੇ ਰਿਸ਼ਤੇ ਦਾ ਬਣਦੀ ਰਹੀ ਏ ਇਸ਼ਤਿਹਾਰ 


ਇਸ ਨੂੰ ਰਾਹ ਵਿਚ ਹੀ ਕਾਲੀਆਂ ਪੌਣਾਂ ਨੇ ਚੁਰਾ ਲੈਣਾ ਏੱ 
ਤੋਰੇ ਨਕਸ਼ੇ 
ਤੇ ਮੇਰੇ ਜਿਸਮ ਦੇ ਜੁਗਰਾਫੀਏ ਵਿਚ 
ਇਕ ਪੂਰੀ ਉਮਰ ਜਿੰਨਾ ਖ਼ਿਲਾਅ ਏ 
ਤੇਰੇ ਲਈ ਹੋਵਾਂਗਾ ਮੈ ਕੋਈ ਬੇਨਾਮ ਚਿਹਰਾਂ 
ਜਾਂ ਸਿਰਫ਼ ਇਕ ਆਵਾਰਾ ਜਿਸਮ 
ਜਿਸ ਲਈ ਉਮਰ ਬੀਤਣ ਦਾ ਨਾਂ ਹੀ ਜ਼ਿੰਦਗੀ 
ਮਰਾ ਇਤਿਹਾਸ ਤੇਰੇ ਲਈ ਅਜਨਬੀ 
ਤੇਰੇ ਇਤਿਹਾਸ ਵਿਚ ਤਾੰ ਵੇਦਾਂ ਦੀ ਮਹਿਮਾ 
=-ਉਪਨਿਸ਼ਦਾਂ ਦੀ ਕਥਾ 
=ਅਮੀਰ ਵਿਰਸਾ 
--ਪੁਰਾਣੀ ਸਭਿਅਤਾ ਦੀ ਚਰਚਾ ਹੈ 
ਮੈ' ਤੇਰੇ ਇਤਿਹਾਸ ਲਈ ਅਜਨਬੀ ਹਾਂ-- 
ਮੈ ਤਾਂ ਅਜੇ ਆਂਦਰਾਂ ਤੋ ਆਂਦਰਾਂ ਤੱਕ ਤੁਰ ਕੇ ਗਿਆਂ ਹਾਂ 
ਮੇਰ) ਖੁਸ਼ੀ ਕਿਸੇ ਭਾਸ਼ਨ ਦੀ ਉਮਰ ਜਿੰਨੀ 
ਮੇਰੇ ਬੋਲ ਢਹਿੰਦੇ ਮੁਨਾਰੇ 
ਸਿਰਜਣਾਂ 


ਜਿਰਜਣਾ 


ਮੋਰੀ ਨਜ਼ਰ ਮਕਬਰੇ ਜਹੀ 
ਮੈ ਤਾਂ ਕਿਸੇ ਖੰਡਰ ਦੀ ਨੁੱਕਰ ਹਾਂ 
ਜਿਸ ਦੀ ਚੁੱਪ 'ਚੋ ਕਿਸੇ ਨੂੰ 
--ਨਾਂ ਕੋਈ ਰਾਂਗ ਸੁਣਦਾ 
--ਨਾਂ ਕੋਈ ਨਿਰਤ ਮੁਦਰਾ ਹੀ ਨਜ਼ਰ ਆਵੇ 
ਮੈਂ" ਆਪਣੇ ਪੁਰਖਿਆਂ ਦੇ ਹਉਕਿਆੰ ਦਾ ਵਿਸਥਾਰ ਹਾਂ 
ਉਨ੍ਹਾਂ ਦੀ ਚੁੱਪ ਦੀ ਲੰਮੀ ਕਹਾਣੀ ਦਾ ਸਿਰਲੇਖ 
ਤੇਰੇ ਨਾਲ ਆਪਣੇ ਕਿਸ ਰਿਸ਼ਤੇ ਦੀ ਗੱਲ ਕਰਾਂ 
ਹਰ ਰਿਸ਼ਤਾ ਅਪਾਹਿਜ ਹੈ 
ਮੇਰੇ ਜਿਸਮ ਤੋਂ” ਤੇਰੇ ਨਕਸ਼ੇ ਤੱਕ ਤੁਰ ਨਹੀ" ਸਕਦਾ 
ਇਕ ਰਿਸ਼ਤਾ ਤਾਂ ਮੈਨੂੰ ਵਿਰਸੇ 'ਚ ਮਿਲਿਆ 
ਤੇ ਇਕ ਰਿਸ਼ਤਾ ਤੇਰੀ ਮਿੱਟੀ ਨੇ ਬਜਰ ਸਮਝ ਕੇ 
ਮੇਰੇ ਜ਼ਿਹਨ ਵਿਚ ਬੀਜ ਦਿਤਾ ਏ 
-ਜੋ ਮੈਨੂੰ ਤੋੜਦਾ 
-=ਤੈ ਵਿਕਾਊ ਸਮਝਦਾ ਏ 
ਉੱਜ ਤਾਂ ਮੈਂ ਤੇਰੀ ਮਿੱਟੀ 'ਚੋਂ ਜਨਮਿਆ ਪਰਿੰਦਾ ਰਾਂ 
ਮਿੱਟੀ ਵਾਂਗ ਹੀ ਮੇਰੀ ਪਰਵਾਜ਼ ਬੈਜਰ 
--ਮੋਰਾ ਸਫ਼ਰ ਮੈਲਾ 
--ਤੇ ਮੋਰਾ ਇਤਿਹਾਸ ਗੁੰਗਾ ਹੈ 
ਕਿਸ ਰਿਸ਼ਤੇ ਦੀ ਸਹੁੰ ਖਾਵਾਂ 
ਹਰ ਰਿਸ਼ਤਾ ਜਿਸਮ ਤੋਂ” ਉਨ੍ਹਾਂ ਤੱਕ ਸੱਚ ਹੈ 
ਹਰ ਰਿਸ਼ਤਾ ਜਿਸਮ ਤੋਂ” ਪਰ੍ਹਾਂ ਤੱਕ ਝੂਠ ਹੈ । 
ਤੇਰੇ ਖੰਡਰਾਂ 'ਚੋ ਕਿਵੇ” ਲੱਤਾਂ 
ਕਿ ਭੁੱਖ ਦੀ ਉਮਰ ਕਿੰਨੀ ਹੈ 
ਸਭ ਤੋ ਪਹਿਲਾਂ ਕਿਸ ਸਦੀ ਵਿਚ ਲੌਕਾਂ ਹਉਕੇ ਲਏ 7 
ਤੇਰੇ ਵੇਦਾਂ 'ਚੋਂ' ਮੈਨੂੰ 
ਆਪਣੇ ਪੁਰਖਿਆਂ ਦਾ ਨਾਂ ਨਹੀ' ਲਭਦਾ 
ਜੋ ਤੇਰੇ ਖੰਡਰਾਂ 'ਚ ਆਪਣੇ ਜਿਸਮ ਬੀਜਦੇ 
ਤੇ ਮਿੱਟੀ ਦੀ ਸਹੁੰ ਖਾ ਕੇ ਸੌ ਜਾਂਦੇ ਰਹੇ 
ਰਿਸ਼ਤਿਆਂ ਦੇ ਦੇਭ ਦੀ ਜਾਦੂਗਰੀ ਦਾ ਉਨ੍ਹਾਂ ਨੂੰ ਕੀ ਪਤਾ ਸੀ ? 
ਆਪਣੇ ਪੁਰਖਿਆਂ ਵਾਂਗ 
ਮੈ” ਵੀ ਤੇਰੇ ਇਤਿਹਾਸ ਵਿਚ' ਗੁਮਸ਼ੁਦਾ ਹਾਂ 
ਮੈਂ ਅਪਾਹਿਜ ਰਿਸ਼ਤਿਆਂ ਦੀ ਕਹਾਣੀ ਦਾ ਨਾਇਕ ਨਹੀ” ! 
[ਪ੍ਰੀਤ ਨਗਰ, ਜ਼ਿਲਾ ਅੰਮ੍ਰਿਤਸਰ] 


7 


ਲੀ ਆ -- ੨ _-.._ ਤਲ <<... ਆ 
ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਝੁਕ ਬੋਟਡ 
ਐਸ. ਸੀ. ਓ. ਨੰ: 2935, ਸੈਕਟਰ 22-ਸੀ, 
ਚੇਡੀਗੜ੍ਹ 
ਕਾਗਜ਼ ਵਿਤਰਣ ਵਿਭਾਗ 


ਕਾਪੀ ਨਿਰਮਾਤਾਵਾਂ ਅਤੇ ਨਿਜੀ ਪ੍ਰਕਾਸ਼ਕਾਂ ਲਈ ਧਿਆਨਯੋਗ ਗੱਲਾਂ 


ਕਾਪੀ ਨਿਰਮਾਤਾਵਾਂ ਲਈ 
1) `'ਪੰਜਾਬ' ਕਾਪੀ ਦਾ ਟਾਈਟਲ ਕਾਪੀਰਾਈਟ ਐਕਟ ਅਧੀਨ ਰਜਿਸਟਰਡ ਹੈ । 
ਕਿਸੇ ਨੂੰ ਇਸ ਟਾਈਟਲ ਤੇ ਛੁਟ ਸਸਤੇ ਦਰ ਦੇ ਕਾਗਜ਼ ਤੋਂ ਕਿਸੇ ਹੋਰ ਟਾਈਟਲ 
ਦੀ ਕਾਪੀ ਬਨ'ਉਣ ਦਾ ਅਧਿਕਾਰ ਨਹੀਂ ਹੈ। 
3) _ ਕਾਪੀ ਦੇ ਮੁੱਖ ਕਵਰ 'ਤੇ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਪੰਨੇ ਅਤੇ ਕੀਮਤ 


ਦਰਸਾਈ ਜਾਣੀ ਜ਼ਰੂਰੀ ਹੈ । 
ਕਾਰਡ ਪੇਪਰ ਅਤੇ ਕਵਰ ਪੇਪਰ ਦੀ ਕੁਆਲਟੀ ਉਹੀ ਹੋਣੀ ਚਾਹੀਦੀ ਹੈ ਜੋ ਭਾਰਤ 


2) 


4) 
ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈ ਹੈ । 
ਨਿਜੀ ਪ੍ਰਕਾਸ਼ਕਾਂ ਲਈ 
1) ਨਿਜੀ ਪ੍ਰਕਾਸ਼ਕ ਸਸਤੇ ਦਰ ਦੇ ਕਾਗਜ਼ ਤੋ ਸਹਾਇਕ ਪੁਸਤਕਾਂ ਜਾਂ ਕੁੰਜੀਆਂ 


ਆਦਿ ਨਹੀ” ਛਾਪ ਸਕਣਗੇ । 
2) ਜਿਹੜੀ ਵੀ ਪੁਸਤਕ ਸਸਤੇ ਦਰ ਦੇ ਕਾਗਜ਼ ਨਾਲ ਛਾਪੀ ਜਾਵੇ 
ਲਿਖੇ ਸ਼ਬਦ ਅੰਕਿਤ ਹੋਣੇ ਚਾਹੀਦੇ ਹਨ 
“ਇਹ ਪੁਸਤਕ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਣ ਬੁਕ ਬੋਰਡ ਵਲੋ” 
ਸਪਲਾਈ ਕੀਤੇ ਗਏ ਸਸਤੇ ਦਰ ਦੇ ਕਾਗਜ਼ “ਤੇ ਛਾਪੀ ਗਈ ।' 


ਰਸ ``'ਖ੍ਰਿਥੀਪਾਲ ਸਿੰਘ ਕਪੂਰ/ 
ਡਾਇਰੈਕਟਰ, ਪੰਜਾਬ ਸਟਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ 


ਸਿਰਜਣਾਂ 


ਅਹਿਮਦ ਨਦੀਮ ਕਾਸਮੀ 
ਗੁੰਡਾਸਾ 


ਅਖਾੜਾ ਜੌਮ ਚੁੱਕਿਆ ਸੀ । ਲੋਕਾਂ ਨੇ ਆਪਣੇ ਆਪਣੇ ਪਾਸੇ ਮੱਲ ਲਏ ਸਨ । 
'ਪੜਕੌਡੀ' ਦੇ ਖਿਡਾਰੀ ਪਿੰਡਿਆਂ 'ਤੇ ਤੇਲ ਮਲ ਵੱਜ ਰਹੇ ਢੌਲ ਦੁਆਲੇ ਘੁੰਮ ਰਹੇ ਸਨ । 
ਉਹਨਾਂ ਨੇ ਰੈਗੀਨ ਲੰਗੋਟੇ ਕਮੇ ਹੋਏ ਸਨ, ਅਤੇ ਨਿੱਕੇ ਨਿੱਕੇ ਚਿੱਟੇ ਪਟਕੇ ਉਹਨਾਂ ਦੇ ਚੋਪੜੇ 
ਹੋਏ ਪਟਿਆਂ ਹੇਠੋ ਲੰਘ ਸਿਰਾਂ ਦੇ ਦੇਹੀ" ਪਾਸੀ' ਕੌਵਲ ਫੁੱਲਾਂ ਵਾਂਗ ਲਹਿਰਾ ਰਹੇ ਸਨ। 
ਵਿਸ਼ਾਲ ਮੈਦਾਨ ਦੇ ਚੌਹੀ" ਪਾਸੀ" ਗੱਪਾਂ ਅਤੇ ਹੁਕਿਆਂ ਦੇ ਦੌਰ ਚਲ ਰਹੇ ਸਨ, ਤੇ ਖਿਡਾ- 
ਰੀਆਂ ਦੇ ਭੂਤ ਭਵਿੱਖ ਨੂੰ ਜੋਖਿਆ ਪਰਖਿਆ ਜਾ ਰਿਹ ਸੀ । ਮਸ਼ਟੂਰ ਜੋੜੀਆਂ ਹਾਲੀ' 
ਅਖਾੜੇ ਵਿਚ ਨਹੀ ਸਨ ਉੱਤਰੀਆਂ । ਇਹ ਮਸ਼ਹੂਰ ਖਿਡਾਰੀ ਆਪਣੇ ਮਿੱਤਰਾਂ ਅਤੇ 
ਪ੍ਰਸ਼ੋਸਕਾਂ ਵਿਚ ਘਿਰੇ ਇੰਜ ਤੇਲ ਮਲਵਾ ਰਹੇ ਸਨ ਕਿ ਉਹਨਾਂ ਦੇ ਪਿੰਡਿਆਂ ਨੂੰ ਢਲਦੀ 
ਧੁਪ ਦੀ ਚਮਕ ਨੇ ਬਿਲਕੁਲ ਤਾਂਬੇ ਵਰਗਾ ਰੰਗ ਚੜ੍ਹ ਦਿੱਤਾ ਸੀ । ਫਿਤ ਇਹ ਖਿਡਾਰੀ 
ਵੀ ਅਖਾੜੇ 'ਚ ਆ ਨਿੱਤਰੇ । ਉਹਨਾਂ ਨੇ ਵਜਦੇ ਢੋਲ ਦੁਆਲੋ ਗੇੜੇ ਕੱਢੇ ਅਤੇ ਆਪਣੇ 
ਆਪਣੇ ਪਾਸਿਆਂ ਵਲ ਨੱਚਣ ਟੱਪਣ ਲੱਗੇ । ਫਿਰ ਇਕ ਦਮ ਸਾਰੇ ਮੈਦਾਨ ਵਿਚ ਇਹ 
ਗੱਲ ਮੂੰਹੋ” ਮੂੰਹ ਘੁੰਮਣ ਘੇਰੀ ਵਾਂਗ ਘੁੰਮ ਗਈ --ਮੌਲਾ ਕਿਥੇ ਐ ? 

ਮੌਲੇ ਦੀ ਖੇਡ ਦੇਖਣ ਹੀ ਤਾਂ ਇਹ ਲੌਕ ਦੂਰ ਦੁਰਾਡੇ ਪਿੰਡਾਂ ਤੋ ਵਹੀਰਾਂ ਘੱਤ ਆਏ 
ਸਨ ।=-ਸੌਲੋਂ ਦਾ ਜੋੜੀਦਾਰ ਤਾਜਾ ਵੀ ਤਾਂ ਨਹੀ, ਦੂਜੀ ਘੁੰਮਣ ਘੇਰੀ ਪੈਦਾ ਹੋਈ । ਲੋਕ 
ਪੂਰਬੀ ਗੁੱਠ ਵਲ ਤਿੱਖੇ ਪੈਰੀ” ਵਧਣ ਲੱਗੇ । ਜੰਮਿਆ ਹੋਇਆ ਪਿੜ ਟੁੱਟ ਗਿਆ । 
ਪ੍ਰਬੈਧਕਾਂ ਨੇ ਪਿੜ ਟੁੱਟਣ ਨੂੰ ਮਾੜਾ ਸ਼ਗਨ ਸਮਝ ਪਹਿਲਾਂ ਤਾਂ ਲੰਮੀਆਂ ਲੰਮੀਆਂ ਬੈੱਤਾਂ ਤੇ 
ਡਾਂਗਾਂ ਧਰਤੀ 'ਤੇ ਮਾਰ ਮਾਰ ਵਧ ਰਹੀ ਭੀੜ ਸਾਹਵੇ' ਗਰਦ ਦਾ ਤੂਫ਼ਾਨ ਉਡਾਉਣ ਦੀ 
ਕੋਸ਼ਸ ਕੀਤੀ, ਪਰ ਜਦੋ" ਇਹ ਗੱਲ ਉਹਨਾਂ ਦੇ ਵੀ ਕੰਨਾਂ 'ਚ ਪਈ ਤਾਂ ਉਹ ਵੀ ਭੀੜ ਦੇ 
ਨਾਲ ਹੋ ਤੁਰੇ । ਤੇ ਫਿਰ ਜਿਵੇ' ਮੈਦਾਨ ਵਿਚ ਕੋਈ ਗੋਲਾ ਚਕਰਾ ਦੇਣ ਵਾਲੋਂ ਧਮਾਕੇ ਨਾਲ 
ਪਾਟ ਗਿਆ ਹੋਵੇ । ਹਰ ਪਾਸੇ ਸਨਾਟਾ ਛਾ ਗਿਆ । ਲੋਕ ਆਪਣੀਆਂ ਆਪਣੀਆਂ ਥਾਵਾਂ 
ਨੂੰ ਪਰਤਣ ਲੱਗੇ । ਮੌਲਾ ਆਪਣੇ ਜੌੜੀਦਾਰ ਤਾਜੇ ਨਾਲ ਅਖਾੜੇ ਵਿਚ ਆ ਪੁੱਜਿਆ । 
ਉਹਨੇ ਫ੍ਰੰਧਿਆਂ ਤੇ ਡੋਰੀਆਂ ਨਾਲ ਸ਼ਿੰਗਾਰੇ ਢੋਲ ਦੁਆਲੇ ਡਾਢੇ ਮਾਣ ਨਾਲ ਤਿੰਨ ਗੇੜੇ 
ਦਿੱਤੇ । ਫਿਰ ਢੋਲ ਨੂੰ ਉੱਗਲੀਆਂ ਨਾਲ ਛੋਹ 'ਯਾ ਅਲੀ' ਦਾ ਨਾਅਰਾ ਬੁਲੰਦ ਕਰਨ ਲਈ 
ਹੱਥ ਹਵਾ 'ਚ ਲਹਿਰਾਇਆ ਹੀ ਸੀ ਕਿ ਇਕ ਆਵਾਜ਼ ਢੌਲਾਂ ਦੇ ਖੜਾਕ ਨੂੰ ਚੀਰਦੀ ਉਹਦੀ 
ਹਿੱਕ 'ਤੇ ਗੌਡਾਸੇ ਵਾਂਗ ਆ ਵੱਜੀ--ਮੌਲੇ, ਓ ਮੌਲੋ ਪੁੱਤਰ ! ਤੇਰਾ ਬਾਪ ਕਤਲ ਹੋ 
ਗਿਆ ! 

ਮੌਲੇ ਦਾ ਉਠਿਆ ਹੱਥ ਸੱਪ ਦੇ ਫਣ ਵਾਂਗ ਲਹਿਰਾਂ ਗਿਆ । ਫਿਰ ਇਕਦਮ ਉਹਦੇ 


ਸਿਰਜਣਾ 9 


ਪੈਰਾਂ 'ਚ ਜਿਵੇ ਪਹੀਏ ਲੱਗ ਗਏ---ਰੌਗੇ ਨੇ ਤੇਰੇ ਬਾਪ ਨੂੰ ਹੰਡਾਸੇ ਨਾਲ ਚੀਰ ਸੁਟਿਐ, 
ਉਹਦੀ ਮਾਂ ਦੀ ਆਵਾਜ਼ ਨੇ ਉਹਦ' ਪਿੱਛ' ਕੀਤਾ । 

ਪਿੜ ਟੁੱਟ ਗਿਆ । ਢੋਲ ਰੁਕ ਗਏ । ਖਿਡਾਰੀ ਛੇਤੀ ਛੇਤੀ ਕਪੜੇ ਪਾਉਣ ਲੱਗੇ । 
ਭੀੜ ਵਿਚ ਹਾਹਾਕਾਰ ਮੱਚ ਗਿਆ । ਮੌਲੋ ਦੇ ਸਟੀਰ ਦਾ ਤਾਂਬਾ ਗਲੀਆਂ ਵਿਚ ਅੱਗ 
ਖਿਲਾਰਦਾ ਉੱਡਿਆ ਜਾ ਰਿਹਾ ਸੀ ; ਕਾਫ਼ੀ ਪਿੱਛੋ ਉਹਦਾ ਜੋੜੀਦਾਰ ਤਾਜਾ ਆਪਣੇ ਤੇ 
ਮੌਲੋ ਦੇ ਕਪੜਿਆਂ ਦੀ ਗੈਢੜੀ ਹਿੱਕ ਨਾਲ ਘੁੱਟੀ ਆ ਰਿਹਾ ਸੀ ਅਤੇਂ ਉਹਦੇ ਪਿਛੇ ਲੋਕਾਂ 
ਦੀ ਡਰੀ ਹੋਈ ਭੀੜ । ਜਿਹੜੇ ਪਿੰਡ ਵਿਚ ਕਿਸੇ ਨੂੰ ਨੰਗੇ ਸਿਰ ਤੱਕ ਫਿਰਨ ਦਾ ਹੌਸਲਾ 
ਨਹੀ" ਸੀ ਹੁੰਦਾ, ਉਥੇ ਮੌਲਾ ਸਿਰਫ਼ ਇਕ ਗੁਲਾਬੀ ਲੰਗੋਟੇ ਵਿਚ ਪਾਣੀ ਭਰੇਦੀਆਂ ਸੁਆ- 
ਣੀਆਂ ਦੀਆਂ ਕਤਾਰਾਂ ਤੇ ਭੇਡਾਂ ਬੱਕਰੀਆਂ ਦੇ ਇੱਜੜਾਂ ਨੂੰ `ਚੀਰਦ' ਉੱਡਿਆ ਜਾ ਰਿਹਾਂ 
ਸੀ । ਜਦੋ ਉਹ ਰੈਗੇ ਦੇ ਚੌਪਾਲ ਦੇ ਐਨ ਸਾਹਵੇ' ਪੁੱਜਿਆ ਤਾਂ ਸਾਹਮਣੀ ਭੀੜ 'ਚੋਂ 
ਪੀਰ ਨੂਰ ਸ਼ਾਹ ਨਿਕਲੇ ਤੇ ਲਲਕਾਰ ਕੇ ਬੋਲੇ - ਰੁਕ ਜਾ ਮੌਲੋ ! 

ਮੌਲਾ ਵਧਦਾ ਗਿਆ । ਪਰ ਫਿਰ ਜਿਵੇ' ਉਹਦੇ ਪੈਰਾਂ ਨੂੰ ਪਹਾੜ ਬੱਝ ਗਏ ਤੇ ਉਹ 
ਬੁੱਤ ਵਾਂਗ ਜੈਮ ਕੇ ਖਲੋ ਗਿਆ । ਪੀਰ ਨੂਰ ਸ਼ਾਹ ਉਹਦੇ ਕੋਲ ਆ ਚੀਰਵੀ” ਆਵਾਜ਼ ਵਿਚ 
ਬੋਲੋ--ਤੂੰ ਅਗਾਂਹ ਨਹੀ” ਜਾਵੇਗਾ, ਮੌਲੋ ! 

ਸਾਹੋ ਸਾਹ ਹੋਇਆ ਮੌਲਾ ਕੁਝ ਦੇਰ ਪੀਰ ਨੂਰ ਸ਼ਾਹ ਦੀਆਂ ਅੱਖਾਂ 'ਚ ਅੱਖਾਂ ਪਾਂ 
ਵੇਖਦਾ ਰਿਹਾ । ਫਿਰ ਬੋਲਿਆ--ਜੇ ਅਗਾਂਹ ਨਹੀ" ਜਾਵਾਂਗਾ, ਪੀਰ ਜੀ ਤਾਂ ਜੀਦਾ ਕਿਵੇ' 
ਰਹਾਂਗਾ ? 

--ਮੈ” ਜੋ ਕਹਿ ਰਿਹਾਂ, ਪੀਰ ਜੀ ਨੇ 'ਸੈੱ'' 'ਤੇ ਜ਼ੋਰ ਦਿੰਦਿਆਂ ਦਬਦਬੇ ਨਾਲ 
ਆਖਿਆ । 

ਹਫਿਆ ਹੋਇਆ ਮੌਲਾ ਇਕੋ ਸਾਹ ਬੋਲਦਾ ਗਿਆ--ਤਾਂ ਫੋਰ ਮੇਰੇ ਮੂੰਹ 'ਤੇ ਕਾਲਖ਼ 
ਵੀ ਮਲ ਦਿਓ ਤੇ ਨੱਕ ਵੀ ਵੱਢ ਦਿਓ ਮੇਰ' । ਮੈ ਤਾਂ ਆਪਣੇ ਬਾਪ ਦੇ ਖ਼ੂਨ ਦਾ ਬਦਲਾ 
ਲੈਣੈ', ਪੀਰ ਜੀ । ਜੇ ਭੇਡ ਬੱਕਰੀ ਦੀ ਗੱਲ ਹੁੰਦੀ ਤਾਂ ਮੈ' ਤੁਹਾਡੇ ਆਖੇ ਇਥੋ“ ਹੀ ਪਰਤ 
ਜਾਂਦਾ । 

ਮੌਲੇ ਨੇ ਜ਼ੋਰ ਨਾਲ ਆਪਣੀ ਗਰਦਣ ਨੂੰ ਝੱਟਕਾ ਦੇ ਰੰਗ ਦੀ ਚੌਪਾਲ ਵਲ ਵੇਖਿਆ 
ਜਿਥੇ ਰੈਗਾ ਅਤੇ ਉਹਦੇ ਮੁੰਤੇ ਡਾਂਗਾਂ ਉਤੇ ਗੰਡਾਸੇ ਚੜ੍ਹਾਈ ਤਣੇ ਖਲੋਤੇ ਸਨ । ਰੰਗੇ ਦਾ 
ਵੱਡਾ ਮੁੰਡਾ ਬੋਲਿਆ--ਅਗਾਂਹ ਤਾਂ ਹੋ ਪੁੱਤਰਾ ! ਜੇ ਗੌਡ'ਸੇ ਦੇ ਇਕੋ ਵਾਰ ਨਾਲ ਆਂਤ- 
ੜੀਆਂ ਦਾ ਢੇਰ ਕਢਕੇ ਨਾ ਰੱਖ ਦਿਆਂ । ਮੋਰੇ ਗੌਡਾਸੇ 'ਚ ਲੌਹੜੇ ਦੀ ਫੁਰਤੀ ਐ। ਕੌਡੀ 
ਖੇਡਣ ਵਾਲੇ ਲਾਡਲੇ ਪੁੱਤ ਬਾਪ ਦੇ ਕਤਲ ਦਾ ਬਦਲਾ ਨੀ ਲੈ'ਦੇ ਹੁੰਦੇ, ਬਲਕਿ ਰੋੱਦੇ ਹੁੰਦੇ 
ਨੇ ਤੇ ਖੱਫਣ ਲਈ ਲੱਠਾ ਲੱਭਣ ਚਲੇ ਜਾਂਦੇ ਨੇ । 

ਮੌਲਾ ਜਿਵੇ" ਗੱਲ ਮੁੱਕਣ ਦੀ ਉਡੀਕ ਵਿਚ ਹੀ ਸੀ । ਉਹ ਇਕੋ ਛਾਲ ਨਾਲ 
ਚੌਪਾਲ ਦੀਆਂ ਪੌੜੀਆਂ 'ਤੇ ਜਾ ਪੁਜਿਆ । ਪਰ ਹੁਣ ਕੌਡੀ ਵਾਲੀ ਭੀੜ ਵੀ ਪੁੱਜ ਗਈ 
ਸੀ ਤੇ ਸਾਰਾ ਪਿੰਡ ਉਹਦਾ ਰਾਹ ਮੱਲ ਕੇ ਖਲੋ ਗਿਆ । ਉਹਦਾ ਤੇਲੋ ਤੋਲ ਹੋਇਆ 
ਸਰੀਰ ਲੌਕਾਂ ਦੇ ਹੱਥਾਂ 'ਚੋ ਨਿਕਲ ਨਿਕਲ ਜਾਂਦਾ ਸੀ ਪਰ ਫਿਰ ਵੀ ਫੜ ਲਿਆ ਜਾਂਦਾ । 


10 ਸਿਰਜਣਾ 


ਭੀੜ ਦਾ ਇਕ ਹਿੱਸਾ ਰੰਗੇ ਅਤੇ ਉਹਦੇ ਤਿੰਨ ਪੁੱਤਰਾਂ ਨੂੰ ਵੀ ਰੋਕ ਰਿਹਾ ਸੀ । ਚਾਰ 
ਗੈਡਾਸੇ ਉਹਨੂੰ ਡੁਤਦੇ ਸੂਰਜ ਦੀ ਰੌਸ਼ਨੀ ਵਿਚ ਜਿੰਨਾਂ ਵਾਂਗ ਦੋਦ ਚਮਕਾਉ'ਦੇ ਜਾਪ ਰਹੇ 
ਸਨ । ਫਿਰ ਅਚਾਨਕ ਜਿਵੇ ਸਾਰੀ ਭੀੜ ਨੂੰ ਸੱਪ ਸੁੰਘ ਗਿਆ । ਪੀਰ ਨੂਰ ਸ਼ਾਹ ਕੁਰਾਨ 
ਮੁਜੀਦ ਨੂੰ ਦੋਹਾਂ ਹੱਥਾਂ ਵਿਚ ਚੁੱਕੀ ਚੌਪਾਲ ਦੀਆਂ ਪੌੜੀਆਂ 'ਤੇ ਆਏ ਤੇ ਚੀਕੇ--ਇਸ ਕਲਾਮ 
ਅੱਲ੍ਹਾ ਦਾ ਵਾਸਤਾ ਜੇ ਆਪਣੇ ਆਪਣੇ ਘਰੀ ਪਰਤ ਜਾਓ । ਨਹੀ' ਤਾਂ ਕਮਬਖ਼ਤੋ ! ਸਾਰਾ 
ਪਿੰਡ ਕੱਟ ਮਰੇਗਾ । ਜਾਓ, ਤੁਹਾਨੂੰ ਖ਼ੁਦਾ ਤੇ ਰਸੂਲ ਦਾ ਵਾਸਤਾ; ਪਾਕ ਕੁਰਾਨ ਦਾ ਵਾਸਤਾ, 
ਜਾਓ ! ਚਲੋ ਜਾਓ !! 

ਲੋਕ ਸਿਰ ਝੁਕਾ ਖਿੰਡਣ ਲੱਗ ਪਏ । ਮੌਲੇ ਨੇ ਛੇਤੀ ਨਾਲ ਤਾਜੇ ਤੋਂ ਪਟਕਾ ਲੈ 
ਸ਼ਰਧਾ ਨਾਲ ਆਪਣੇ ਗੋਡੇ ਢਕ ਲਏ ਤੇ ਪੌੜੀਆਂ ਤੱ ਲਹਿ ਗਿਆਂ । ਪੀਰ ਸਾਹਿਬ ਕੁਰਾਨ 
ਮਜੀਦ ਨੂੰ ਬਗਲ 'ਚ ਲੈ ਉਹਦੇ ਕੋਲ ਆ ਕਹਿਣ ਲੱਗੇ--ਅੱਲਾ ਤੁਆਲਾ ਤੈਨੂੰ ਸਬਰ 
ਬਖ਼ਸ਼ੇ, ਤੇ ਅੱਜ ਦੇ ਇਸ ਨੇਕ ਕੌਮ ਦਾ ਸਿਲਾ ਦੋਵੇ । 

ਮੌਲਾ ਘਰ ਨੂੰ ਪਰਤ ਪਿਆ । ਤਾਜਾ ਉਹਦੇ ਨਾਲ ਸੀ'। ਗਲੀ ਦੇ ਮੌੜ 'ਤੇ ਪੁੱਜ 
ਮੌਲੋ ਨੇ ਪਰਤ ਕੇ ਰੰਗੇ ਦ ਚੌਪਾਲ ਵਲ ਨਜ਼ਰ ਮਾਰੀ । 

- ਤੂੰ ਤਾਂ ਰੋ ਰਿਹਾ ਏ' ਮੌਲੇ ? ਤਾਜੇ ਨੇ ਡਾਢੇ ਦੁੱਖ ਨਾਲ ਆਖਿਆ । 

ਤੇ ਮੌਲੇਂ ਨੇ ਆਪਣੀ ਨੰਗੀ ਬਾਂਹ ਅੱਖਾਂ 'ਤੇ ਰਗੜ ਆਖਿਆ--ਤਾਂ ਕੀ ਹੁਣ ਰੋਵਾਂ ਵੀ 
ਨਾ ? 

--ਲੌਕ ਕੀ ਆਖਣਗੇਂ ? 

-ਹਾਂ, ਤਾਜੇ ! ਮੌਲ ਨੇ ਬਾਂਹ ਫਿਰ ਅੱਖਾਂ 'ਤੇ ਰਗੜੀ--ਮੈ' ਵੀ ਤਾਂ ਏਹੀ ਸੋਚ ਰਿਹਾਂ 
ਕਿ ਲੋਕ ਕੀ ਆਖਣਗੇ । ਮੇਰੇ ਬਾਪ ਦੇ ਖੂਨ 'ਤੇ ਮੱਖੀਆਂ ਉੱਡ ਰਹੀਆਂ ਨੇ ਤੇ ਮੈ" ਗਲੀ 
ਚ ਡਰੇ ਹੋਏ ਕੁੱਤੇ ਵਾਂਗ ਪੂੰਛ ਦਬਾਈ ਭਜਿਆ ਜਾ ਰਿਹਾਂ ਮਾਂ ਦੇ ਗੌਡੇ ਮੁੱਢ ਬਹਿ ਕੇ ਰੋਣ 
ਲਈ । 

ਪਰ ਮੌਲਾ ਮਾੰ ਦੇ ਗੋਡੇ ਮੁੱਢ ਬਹਿ ਕੇ ਨਾ ਰੋਇਆ । ਜਦੋ ਉਹ ਘਰ ਦੇ ਵਿਹੜੇ 
ਵਿਚ ਆਇਆ ਤਾਂ ਰਿਸ਼ਤੇਦਾਰ ਉਹਦੇ ਬਾਪ ਦੀ ਲਾਸ਼ ਨੂੰ ਠਾਣੇ ਲੈ ਜਾਣ ਦਾ ਫ਼ੈਸਲਾ ਕਰ 
ਚੁੱਕੇ ਸਨ । ਦੁਹੱਥੜੀ" ਪਿੱਟਦੀ ਤੇ ਵਾਲ ਖੋਹੈਦੀ ਉਹਦੀ ਮਾਂ ਉਹਦੇ ਕੋਲ ਆਈ ਤੇ ਸ਼ਰਮ 
ਤਾਂ ਨੀ ਆਉੱ'ਦੀ' ਆਖ ਮੂੰਹ ਭੂਮਾ ਲਾਸ਼ ਕੋਲ ਚਲੀ ਗਈ । ਮੌਲੇ ਦੀਆਂ ਤਿਉੜੀਆਂ 
ਉਸੇ ਤਰ੍ਹਾਂ ਤਣੀਆਂ ਰਹੀਆਂ । ਉਹਨੇ ਅਗਾਂਹ ਹੋ ਬਾਪ ਦੀ ਲਾਸ਼ ਨੂੰ ਮੋਢਾ ਦਿੱਤਾ ਤੇ 
ਬਰਾਦਰੀ ਦੇ ਨਾਲ ਠਾਣੇ ਨੂੰ ਤੁਰ ਪਿਆ । 

ਤੇ ਹਾਲੀ” ਲਾਸ਼ ਠਾਣੇ ਨਹੀਂ” ਪੁੱਜੀ ਸੀ ਕਿ ਰੈਗੇ ਦੀ ਚੌਪਾਲ ਤੇ ਪਰਲੋ ਆ ਗਈ । 
ਰੈਗਾ ਚੌਪਾਲ ਦੀਆਂ ਪੌੜੀਆਂ ਉਤਰ ਸਾਹਮਣੇ ਆਪਣੇ ਘਰ ਵੜਣ ਹੀ ਲਗਿਆ ਸੀ ਕਿ 
ਕਿਤੋ" ਇਕ ਗੰਡਸਾ ਲਹਿਰਾਇਆ ਅਤੇ ਆਂਤੜੀਆਂ ਦਾ ਇਕ ਢੋਰ ਊਹਦੇ ਪਾਟੇ ਢਿੱਡ 'ਚੋ” 
ਬਾਹਰ ਉੱਬਲ ਉਹਦੇ ਘਰ ਦੀ ਦੇਹਲੀ 'ਤੇ ਭਾਫਾਂ ਛਡਣ ਲਗਿਆ । ਕਾਫੀ ਹਫੜਾਦਫੜੀ 
ਪਿਛੋ” ਰੈਗੇ ਦੇ ਮੁੰਡੇ ਘੋੜਿਆਂ ਤੇ ਚੜ੍ਹ ਰਪਟ ਲਿਖਾਉਣ ਪਿੰਡੋਂ ਬਾਹਰ ਨਿਕਲੇ । ਪਰ ਜਦੋ" 
ਠਾਣੇ ਪੁੱਜੇ ਤਾਂ ਇਹ ਵੇਖ ਹੈਰਾਨ ਰਹਿ ਗਏ ਕਿ ਜਿਹੜੇ ਆਦਮੀ ਵਿਰੁਧ ਰਪਟ ਲਿਖਾਉਣ 


ਸਿਰਜਣਾ 11 


ਆਏ ਸਨ ਉਹ ਤਾਂ ਆਪਣੇ ਬਾਪ ਦੀ ਲਾਸ਼ ਕੋਲ ਬੈਠਾਂ ਫ'ਤਿਹਾ ਪੜ੍ਹ ਰਿਹਾ ਸੀ । ਠਾਣੋਂ- 
ਦਾਰ ਨਾਲ ਉਹਨਾਂ ਨੇ ਬੜ) ਹੇਰਾਫੇਗੇ ਦੀ ਕੋਸ਼ਸ਼ ਕੀਤੀ ਅਤੇ ਆਪਣੇ ਬਾਪ ਦਾ ਕਾਤਲ 
ਮੌਲੇ ਨੂੰ ਹੀ ਠਹਿਰਾਇਆ । ਠਾਣੇਦਾਰ ਨੇ ਉਹਨਾਂ ਨੂੰ ਸਮਝਾਇਆ ਕਿ ਐਵੇ' ਆਪਣੇ ਬਾਪ 
ਦੇ ਕਾਤਲ ਨੂੰ ਗੁਆ ਬੈਠੌਗੇ । ਕੋਈ ਅਕਲ ਦੀ ਗੱਲ ਕਰੋ । ਇਧਰ ਇਹ ਮੇਰੇ ਕੋਲ ਬੈਠਾ 
ਆਪਣੇ ਬਾਪ ਦੇ ਕਾਤਲ ਦੀ ਰਪਟ ਲਿਖਾ ਰਿਹਾ ਹੈ ਤੇਂ ਉਧਰ ਤੁਹਾਡੇ ਬਾਪ ਦੇ ਢਿੱਡ 'ਚ 
ਗੈਡਾਸਾ ਵੀ ਮਾਰ ਰਿਹਾ ਹੈ ? 

ਆਖ਼ਰ ਦੋਹਾਂ ਪਾਸਿਓ' ਚਲਾਨ ਹੋਏ । ਪਰ ਦੌਰਾਂ ਕਤਲਾਂ ਦੇ ਸਬੂਤ ਨਾ ਮਿਲਣ 
ਕਰਕੇ ਦੋਨੋ ਬਰੀ ਹੋ ਗਏ । ਜਦੋ” ਮੌਲਾ ਛੁੱਟ ਕੇ ਪਿੰਡ ਪਰਤਿਆ ਤਾਂ ਆਪਣੀ ਮਾਂ ਤੋ” 
ਮੱਥੇ 'ਤੇ ਭਰਪੂਰ ਚੁੰਮਣ ਲੈਣ ਪਿਛੋਂ ਸਭ ਤੋਂ ਪਹਿਲਾਂ ਤਾਜੇ ਕੌਲ ਪੁੱਜਿਆ । ਘੁੱਟ ਗਲ- 
ਵਕੜੀ ਪਾ ਬੋਲਿਆ--ਉਸ ਦਿਨ ਜੇ ਤੂੰ ਤੇ ਤੇਰਾ ਘੋੜਾ ਮੇਰੇ ਕੈਮ ਨਾ ਆਉ'ਦੇ ਤਾਂ ਅੱਜ 
ਮੈਂ” ਫ਼ਾਂਸੀ ਦੇ ਰੱਸੇ ਨਾਲ ਤੇਰੀ ਵਾਂਗ ਲਮਕ ਰਿਹਾ ਹੁੰਦਾ । ਤੇਰੀ ਸੋੱਹ ਜਦੋਂ” ਮੈ' ਰੰਗੇ ਦਾ 
ਢਿੱਡ ਪਾੜ ਰਕਾਬ 'ਚ ਪੈਰ ਰਖਿਆ, ਹਨੇਰੀ ਬਣ ਗਿਆ, ਖ਼ੁਦਾ ਦੀ ਕਸਮ । ਲਾਸ਼ ਹਾਲੀ” 
ਠਾਣੇ ਵੀ ਨਹੀ' ਸੀ ਪੁੱਜੀ ਕਿ ਮੈ ਹੱਥ ਝਾੜਕੇ ਮੁੜ ਵੀ ਆਇਆ । 

ਸਾਰਾ ਪਿੰਡ ਜਾਣਦਾ ਸੀ ਕਿ ਰੌਗੇ ਦਾ ਕਾਤਲ ਮੌਲਾ ਹੀ ਹੈ । ਪਰ ਮੌਲੋਂ ਦੇ ਰਿਸ਼ਤੇ- 
ਦਾਰਾਂ ਅਤੇ ਤਾਜੇ ਬਿਨਾਂ ਕਿਸੇ ਨੂੰ ਪਤਾ ਨਹੀ ਸੀ ਕਿ ਇਹ ਸਭ ਕੁਝ ਵਾਪਰ ਕਿਵੇ' ਗਿਆ । 
ਫਿਰ ਇਕ ਦਿਨ ਪਿੰਡ ਵਿਚ ਇਹ ਖ਼ਬਰ ਘੁੰਮਣ ਲੱਗੀ ਕਿ ਮੌਲੇ ਦਾ ਬਾਪ ਤਾਂ ਰੌਗੇ ਦੇ ਵੱਡੇ 
ਪੁੱਤਰ ਕਾਦਰ ਦੇ ਰੈਡਾਸੇ ਨਲ ਮਰਿਆ ਹੈ । ਰੈਗਾ ਤਾਂ ਬਸ ਹਲਾਸ਼ੇਰੀ ਦੇ ਰਿਹਾ ਸੀ ਆਪਣੇ 
ਮੁੰਡਿਆਂ ਨੂੰ ! ਰਾਤ ਨੂੰ ਚੌਪਾਲਾਂ ਅਤੇ ਘਰਾਂ ਵਿਚ ਇਹੀ ਗੱਲ ਚਲਦੀ ਰਹੀ, ਤੇ ਸਵੇਰ 
ਸਾਰ ਪਤਾ ਲਗਿਆ ਕਿ ਕਾਦਰ ਆਪਣੇ ਕੋਠੇ ਦੀ ਛੱਤ 'ਤੇ ਮਤਿਆ ਪਿਆ ਹੈ--ਉਹ ਵੀ 
ਇੰਝ ਕਿ ਜਦੋ ਉਹਦੇ ਭਰਾ ਫੱਲੇ ਤੇ ਗੱਲੇ ਨੇ ਉਹਨੂੰ ਉਠਾਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ 
ਸਿਰ ਭੁੰਜੇ ਡਿਗ ਪਰਨਾਲੋ ਤੀਕ ਲੁੜ੍ਕਦਾ ਹੀ ਚਲਿਆ ਗਿਆ । ਰਪਟ ਲਿਖਾਈ ਗਈ ਤੇ 
ਪੁਲਜ ਆ ਗਈ । “ਮੌਲਾ ਫੜਿਆ ਗਿਆ । ਉਸਨੂੰ ਮਿਰਚਾਂ ਦੀ ਧੂਣੀ ਦਿੱਤੀ ਗਈ । 
ਤਪਦੀ ਦੁਪਹਿਰ ਵਿਚ ਲੰਹੇ ਦੀਆਂ ਚਾਦਰਾਂ 'ਤੇ ਖੜ੍ਹਾ ਕੀਤਾ ਗਿਆ । ਕਿੰਨੀਆਂ ਰਾਤਾਂ 
ਉਹਨੂੰ ਉੱ'ਘਣ ਤੱਕ ਨਾ ਦਿੱਤਾ ਗਿਆ । ਪਰ ਉਹ ਨਾ ਮੰਨਿਆ । ਆਖ਼ਰ ਕਈ ਮਹੀਨਿਆਂ 
ਪਿਛੋ” ਰਿਹ' ਹੋ ਪਿੰਡ ਆ ਗਿਆ । ਜਦੋ ਉਹਨੇ ਵਿਹੜੇ 'ਚ ਪੈਰ ਪਾਇਆ ਤਾਂ ਉਹਦੀ 
ਮਾਂ ਭੱਜੀ ਆਈ ਅਤੇ ਮੱਥੋਂ 'ਤੇ ਇਕ ਲੰਮ' ਚੁੰਮਣ ਦੇ ਬੋਲੀ--ਅਜੇ ਦੋ ਹੌਰ ਰਹਿੰਦੇ ਨੇ, ਮੇਰੇ 
ਲਾਲ ! ਰੰਗੇ ਦਾ ਕੋਈ ਨਾਂ ਲੈਣ ਵਾਲਾ ਨਾ ਰਹੇ ਤਾਂ ਹੀ ਬੱਤੀ ਧਾਰਾਂ ਬਖ਼ਸ਼ਾਂਗੀ । ਮੇਰੇ ਦੁੱਧ 'ਚ 
ਤੇਰੇ ਬਾਪ ਦਾ ਖ਼ੂਨ ਸੀ, ਮੌਲੇ, ਤੇ ਤੇਰੇ ਖ਼ੂਨ 'ਚ ਮੇਰਾ ਦੁੱਧ ਐ, ਤੇ ਵੇਖ ਤੇਰੇ ਗੈਡਾਸੇ ਨੂੰ ਮੈ 
ਜ਼ੰਗ ਨੀ ਲੱਗਣ ਦਿੱਤਾ । 

ਮੌਲਾ ਹੁਣ ਸਾਰੇ ਇਲਾਕੇ ਦੀ ਦਹਿਸ਼ਤ ਬਣ ਗਿਆ । ਉਹਦੀਆਂ ਮੁੱਛਾਂ ਨੂੰ ਦੋ ਦੋ ਵਲ 
ਆ ਗਏ । ਕੰਨਾਂ 'ਚ ਸੋਨੇ ਦੀਆਂ ਮੁਰਕੀਆਂ ਚਮਕਦੀਆਂ ਸਨ । ਹਾਥੀ ਦੈਦ ਦੀ ਚਮਕੀਲ] 
ਕੰਘੀ ਉਹਦੀ ਕੰਨਪਟੀ 'ਤੇ ਚਮਕਣ ਲੱਗੀ । ਜਦੋ' ਉਹ ਤਰਦਾ ਤਾਂ ਲੱਠੇ ਦੀ ਚਾਦਰ ਦਾਂ 
ਘੱਟੋ ਘੱਟ ਅੱਧਾ ਗਜ਼ ਤਾਂ ਪਿੱਛੇ ਪਿੱਛੇ ਧਰਤੀ ਹੂੰਝਦਾ ਜਾਂਦਾ । ਬਰੀਕ ਮਲਮਲ ਦੀ 


12 ਸਿਰਜਣਾ 


ਪੱਗ ਉਹਦੇ ਮੋਢੇ 'ਤੇ ਟਿਕੀ ਹੁੰਦੀ ਤੇ ਅਕਸਰ ਉਹਦਾ ਇਕ ਸਿਰਾ ਡਿਗ ਧਰਤੀ 'ਤੇ ਘਸੜਣ 
ਲਗਦਾ ਤੇ ਘਿਸੜਦਾ ਹੀ ਤੁਰਿਆ ਜਾਂਦਾ । ਮੌਲੋ ਦੇ ਹੱਥ ਵਿਚ ਉਹਦੇ ਕੱਦ ਨਾਲੋ" 
ਕਿਤੇ ਲੰਮ 1ਤੇਲ ਪਲੀ ਡਾਂਗ ਹੁੰਦੀ ਤੇ ਜਦੋ ਉਹ ਗਲੀ ਦੇ ਕਿਸੇ ਮੌੜ ਜਾਂ ਚੁਰਾਹੇ 'ਤੇ 
ਬਹਿੰਦਾ ਤਾਂ ਡਾਂਗ ਜਿਹੜੇ ਅੰਦਾਜ਼ ਨਾਲ ਉਹਦੇ ਗੌਡੇ ਨਾਲ ਟਿਕ ਜਾਂਦੀ ਉਸੇ ਤਰ੍ਹਾਂ ਟਿਕੀ 
ਰਹਿੰਦੀ । ਲੰਘਣ ਵਾਲਿਆਂ ਦੀ ਮਜਾਲ ਨਹੀ ਸੀ ਕਿ ਉਹ ਮੌਲੋ ਨੂੰ ਡਾਂਗ ਪਾਸੇ ਕਰ 
ਲੈਣ ਲਈ ਆਖ ਵੀ ਸਕਣ । ਜੋ ਕਦੀ ਡਾਂਗ ਇਕ ਕੌਧ ਤੋ ਦੂਜੀ ਤੱਕ ਤਣ ਜਾਂਦੀ ਤਾਂ 
ਲੌਕ ਆਉਂਦੇ, ਮੌਲੋ ਵਲ ਵੇਖਦੇ, ਤੇ ਫਿਰ ਪਰਤਕੇ ਕਿਸੇ ਹੋਰ ਗਲ) 'ਚੋ' ਲੰਘ ਜਾਂਦੇ । 
ਤੀਵੀਆਂ ਤੇ ਬੱਚਿਆਂ ਨੇ ਤਾਂ ਉਹ ਗਲੀਆਂ ਹੀ ਤਿਆਗ ਦਿੱਤੀਆਂ ਜਿਥੇ ਮੌਲਾ ਬੈਠਣ 
ਦਾ ਆਦੀ ਸੀ । ਔਖ ਤਾਂ ਇਹ ਸੀ ਕਿ ਉਹਦੀ ਡਾਂਗ ਉੜੋ" ਦੀ ਟੱਪ ਜਾਣ 
ਦਾ ਕਿਸੇ ਵਿਚ ਹੌੜਲਾ ਹੀ ਨਹੀ" ਸੀ । ਇਕ ਵਾਰ ਇਕ ਅਜਨਬੀ ਨੌਜਵਾਨ 
ਉਸ ਗਲੀ ਚੋ` ਲੰਘਣ ਲਗਿਆ । ਮੌਲਾ ਇਕ ਕੰਧ ਨਾਲ ਡਾਂਗ ਲਾਈ ਦੂਜੀ ਕੰਧ ਖੁਰਚ 
ਰਿਹਾ ਸੀ । ਅਜਨਬੀ ਡਾਂਗ ਉਤੋ“ ਦੀ ਲੰਘ ਗਿਆ । ਇਕ ਦਮ ਮੌਲੌ ਨੇ ਡੱਬ 'ਚੋਂ 
ਰੈਡਾਸਾ ਕੱਢ ਡਾਂਗ 'ਤੇ ਚੜ੍ਹਾਇਆ ਤੇ ਬੋਲਿਆ--ਖਲੋ ਜਾ ਛੌਕਰਿਆ ! ਜਾਣਦੈ ਤਰ 
ਕੀਹਦੀ ਡਾਂਗ ਉਤੋ' ਲੰਘਿਐ' ? ਇਹ ਮੌਲੇ ਦੀ ਡਾਂਗ ਐ -ਮੌਲੇ ਗੈਡਾਸੋ ਵਾਲੋਂ ਦੀ ! 

ਨੌਜਵਾਨ ਮੌਲੋ ਦਾ ਨਾਂ ਸੁਣਦਿਆਂ ਹੀ ਇਕ ਦਮ ਪੀਲਾ ਪੈ ਗਿਆ ਤੇ ਡਾਢੀ 
ਨਿਮਰਤਾ ਨਾਲ ਬੋਲਿਆ--ਮੈਨੂੰ ਪਤਾ ਨੀ ਸੀ, ਮੌਲੇ ! 

ਮੌਲੋ ਨੇ ਗੈਡਾਸਾ ਲਾਹ ਡੱਬ ਵਿਚ ਟੰਗ ਲਿਆ, ਤੇ ਡਾਂਗ ਦੇ ਇਕ ਸਿਰੇ ਨੂੰ ਨੌ= 
ਜਵਾਨ ਦੇ ਢਿੱਡ 'ਤੇ ਪੋਲਾ ਜਿਹਾ ਦੱ ਬੋਲਿਆ--ਤਾਂ ਫੇਰ ਜਾਹ ਆਪਣਾ ਕੰਮ ਕਰ, 
ਫਿਰ ਉਹ ਡਾਂਗ ਇਧਰੋ' ਉਧਰ ਫੈਲਾ ਬੈਠ ਗਿਆ । 

ਮੌਲੋ ਦਾ ਲਿਬਾਸ, ਚਾਲ ਢਾਲ, ਮੁੱਛਾਂ ਤੇ ਮੁਰਕੀਆਂ, ਅਤੇ ਸਭ ਤੋਂ ਵੱਧ ਉਹਦਾ 
ਅਲਬੋਲਾਪਨ-- ਇਹ ਸਭ ਕੁਝ ਪਹਿਲਾਂ ਪਿੰਡ ਦੇ ਫੈਜ਼ਨ ਵਿਚ ਦਾਖ਼ਲ ਹੋਏ ਤੇ ਫਿਰ ਸਾਰੇ 
ਇਲਾਕੇ ਦਾ ਫ਼ੋਸ਼ਨ ਬਣ ਗਏ” ਪਰ ਹਾਂ, ਉਹਦੀ ਜਿਹੜੀ ਚੀਜ਼ ਫ਼ੈਸ਼ਨ ਨਾ ਕਣ ਸਤੀ 
ਉਹ ਸੀ ਉਹਦੀ ਲੰਮੀ ਡਾਂਗ, ਤੇਲ ਪਲ), ਪਿੱਤਲ ਦੇ ਕੋਕਿਆਂ ਨਾਲ਼ ਜੜੀ, ਲੋਹੇ ਦੇ ਸੌਮਾਂ 
ਵਿਚ ਲਿਪਟੀ, ਗਲੀਆਂ ਦੇ ਕੈਕਰਾਂ ਤੇ ਵਜਦੀ, ਅਤੇ ਇਕੋ ਤੋ ਉਥੋਂ ਤਾਈ" ਫੈਲੀ ਰੋਈ 
ਆਣ ਵਾਲਿਆਂ ਨੂੰ ਪਰਤਾ ਦੇਣ ਵਾਲੀ ਡਾਂਗ । ਤੋਂ ਫਿਰ ਉਹ ਗੰਡਾਸਾ ਜੀਹਦਾ ਮਿਆਨ 
ਮੌਲੇ ਦੀ ਡੱਬ ਸੀ, ਤੇ ਜਿਸ ਉਤੇ ਉਹਦੀ ਮਾਂ ਜੰਗ ਦਾ ਇਕ ਧੱਥਾ ਵੀ ਨਹੀ" ਸੀ ਵੇਖ 
ਸਕਦੀ । ਲੌਕ ਕਹਿੰਦੇ ਸਨ ਕਿ ਮੌਲਾ ਗਲੀਆਂ ਦੇ ਮੋੜਾਂ 'ਤੇ ਡਾਂਗ ਫੈਲਾਈ ਤੇ ਗੈਡਾਸਾ 
ਲੁਕਾਈ ਗੱਲੋ ਤੇ ਫੁੱਲੇ ਦੀ ਰਾਹ ਤਕਦਾ ਰਹਿੰਦਾ ਹੈ । ਕਾਦਰੇ ਦੇ ਕਤਲ ਅਤੇ ਮੌਲੋ ਦੀ 
ਰਿਹਾਈ ਪਿਛੋਂ ਫੱਤਾ ਫ਼ੌਜ ਵਿਚ ਭਰਤੀ ਹੋ ਗਿਆ ਸੀ । ਅਤੇ ਗ਼ੱਲੇ ਨੇ ਇਲਾਕੇ ਦੇ 
ਮਸ਼ਹੂਰ ਡੋਗਰ ਚੋਰ ਚੌਧਰੀ ਮੁਜ਼ੱਫਰ ਇਲਾਹੀ ਦੀ ਸ਼ਰਨ ਲੈ ਲਈ ਸੀ, ਜਿਥੇ ਉਹ ਚੌਧਰੀ 
ਦੇ ਹੌਰ ਨੌਕਰਾਂ ਨਾਲ ਝਨਾਂ ਅਤੇ ਰਾਵੀ ਤੋ ਬਲਦ ਤੇ ਗਾਈਆਂ ਮੱਝਾਂ ਚੋਰੀ ਕਰ ਕੇ ਲਿਆ= 
ਉੱਦਾ । ਚੌਧਰੀ ਮੁਜ਼ੱਫਰ ਇਸ ਮਾਲ ਨੂੰ ਮੰਡੀਆਂ ਵਿਚ ਵੇਚ ਅਮੀਰਾਂ, ਵਜ਼ੀਰਾਂ ਅਤੇ ਲੀਡਰਾਂ 
ਨੂੰ ਵੱਡੀਆਂ ਵੱਡੀਆਂ ਦਾਅਵਤਾਂ ਦਿੰਦਾ ਤੇ ਅਖ਼ਬਾਰਾਂ ਵਿਚ ਨਾਂ ਛਪਵਾਉ”ਦਾ । ਜਦੋ” 


ਸਿਰਜਣਾ 13 


ਝਨਾਂ ਤੇ ਰਾਵੀ ਦੇ ਖੋਜੀ ਡੰਗਰਾਂ ਦੇ ਖੂਰਾਂ ਦੇ ਨਾਲ ਨਾਲ ਤੁਰਦੇ ਚੌਧਰ) ਦੇ ਕਸਬੇ ਕੋਲ ਆ 
ਨਿਕਲਦੇ ਤਾਂ ਮਨ ਹੀ ਮਨ 'ਚ ਆਖਦੇ--ਸਾਡਾ ਮੱਥ' ਤਾਂ ਪਹਿਲਾਂ ਹੀ ਠਣਕਿਆ ਸੀ । 
ਉਹਨਾਂ ਨੂੰ ਪਤਾ ਸੀ ਕਿ ਜੇ ਖੁਰਾਂ ਦੇ ਨਾਲ ਨਾਲ ਚੌਧਰੀ ਦੇ ਘਰ ਤੱਕ ਪੁੱਜ ਗਏ ਤਾਂ ਫਿਰ 
ਲੌਕ ਡੰਗਰਾਂ ਦੀ ਥਾਂ ਖੋਜੀਆਂ ਦੀ ਖੋਜ ਲਾਉੱਦੇ ਫਿਰਨਗੇ ਪਰ ਲਾ ਨਹੀ ਸਕਣਗੇ । ਉਹ 
ਚੌਧਰੀ ਦੇ ਡਰੋ ਕਸਬੇ ਦੇ ਇਕ ਪਾਸਿਓ” ਨਿਕਲ ਥਲਾਂ ਦੇ ਰੇਤੇ ਵਿਚ ਪੁੱਜ ਇਹ ਅਖ 
ਪਰਤ ਆਉ'ਦੇ--ਖੁਰਾੰ ਦੇ ਨਿਸ਼ਾਨ ਏਥੋ" ਅਗਾਂਹ ਨਹੀ ਲੱਭ ਰਹੇ । 

ਮੌਲੇ ਨੇ ਚੋਧਰੀ ਮੁਜ਼ੱਫ਼ਰ ਅਤੇ ਉਹਦੇ ਫ਼ੈਲੇ ਹੋਏ ਹੱਥਾਂ ਬਾਰੇ ਸੁਣਿਆ ਹੋਇਆ ਸੀ । 
ਉਹਨੂੰ ਕੁਝ ਇੰਝ ਜਾਪਦਾ ਜਿਵੇ' ਸਾਰੇ ਇਲਾਕੇ 'ਚ ਸਿਰਫ਼ ਇਹ ਚੌਧਰੀ ਹੀ ਹੈ ਜਿਹੜਾ 
ਉਹਦੀ ਡਾਂਗ ਟੱਪ ਸਕਦਾ ਹੈ--ਪਰ ਸ਼ੈਰ, ਹਾਲੀ' ਤਾਂ ਉਹਨੂੰ ਰੌਗੇ ਦੇ ਦੋਹਾਂ ਮੁੰਡਿਆਂ ਦੀ 
ਉਡੀਕ ਸੀ । 

ਤਾਜੇ ਨੇ ਉਹਨੂੰ ਬਹੁਤ ਸਮਝਾਇਆ ਕਿ ਤੂੰ ਬਾਪ ਦਾ ਬਦਲਾ ਲੈਣਾ ਸੀ ਉਹ ਲੈ 
ਲਿਆ । ਹੁਣ ਇਹ ਛਟੇ ਹੋਏ ਬਦਮਾਸ਼ਾਂ ਵਾਲੋ ਚਾਲੇ ਤੈਨੂੰ ਸੋਭਦੇ ਨਹੀ' । ਕੋਮ ਦਾ ਨਾ 
ਕਾਜ ਦਾ, ਵੈਰੀ ਅਨਾਜ ਦਾ । ਤਾਜੇ ਨੇ ਵੱਡੇ ਭਰਾ ਵਾਂਗ ਉਹਨੂੰ ਡਾਂਟਦਿਆਂ ਆਥਿਆਂ -- 
ਹੋਰ ਕੁਝ ਨੀ ਤਾਂ ਆਪਣੀਆਂ ਜ਼ਮੀਨਾਂ ਦੀ ਹੀ ਦੇਖ ਭਾਲ ਕਰ ਲਿਆ ਕਰ । ਇਹ ਕੀ 
ਗੱਡ ਹੋਈ ਕਿ ਸਵੇਰ ਤੋਂ ਸ਼ਾਮ ਤਾਈ' ਡਾਂਗ ਫੈਲਾਈ ਬੈਠਾ ਰਹਿਨੈੱ' ਅਤੇ ਮਰਾਸੀਆਂ ਤੇ 
ਨਾਈਆਂ ਤੋਂ” ਬੁੱਤੀਆਂ ਕਰਵਾਉ'ਦਾ ਰਹਿਨੈ' । ਤੈਨੂੰ ਸ਼ਾਇਦ ਪਤਾ ਨੀ ਮੌਲੋ | ਜੇ ਨਹੀ” 
ਤਾਂ ਸੁਣ ਲੈ ਕਿ ਮਾਵਾਂ ਬੱਚਿਆਂ ਨੂੰ ਤੇਰਾ ਨਾਂ ਲੈ ਕੇ ਡਰਾਉ'ਦੀਆਂ ਨੇ । ਤੇ ਕੁੜੀਆਂ ਤਾਂ 
ਤੇਰ ਨਾਂ ਲੈ ਥੁੱਕ ਦਿੰਦੀਆਂ ਨੇ । ਜੇ ਕਿਸੇ ਨੂੰ ਦੁਰਸੀਸ ਦੇਣੀ ਹੋਵੇ ਤਾਂ ਕਹਿੰਦੀਆਂ ਨੇ-- 
ਅੱਲਾ ਕਰੇ ਤੈਨੂੰ ਮੌਲਾ ਵਿਆਹ ਖੜੇ । ਸੁਣਦਾ ਏ' ਮੌਲੇ ? 

ਪਰ ਮੌਲੋ ਨੇ ਜਿਹੜੀ ਭੱਠੀ ਵਿਚ ਛਾਲ ਮਾਰੀ ਸੀ ਉਹਦੇ ਵਿਚ ਪੱਕ ਕੇ ਰੜ੍ਹ 
ਚੁਕਿਆ ਬੀ । ਬੋਲਿਆ--ਪ੍ਹਾਂ ਜਾ _ਤਾਜਿਆ, ਆਪਣਾ ਕੌਮ ਕਰ । ਸਾਰੇ ਪਿੰਡ ਦੀਆਂ 
ਗਾਲ੍ਹਾਂ ਸਮੇਟ ਮੇਰੇ ਕਲ ਢੇਰ ਲਾਉਣ ਆਇਐ' ? ਯਾਰੀ ਪਾਲਣੀ ਬੜੇ ਜਿਗਰੇ ਦੀ ਗੱਲ 
ਐ, ਪੁੱਠਿਆ ! ਜੇ ਤੇਰਾ ਮਨ ਹਿੱਲ ਗਿਐ ਤਾਂ ਮੇਰੀਆਂ ਅੱਖਾਂ 'ਚ ਧੂੜ ਕਿਉ ਪਉਨਾਂ ਏ” £ 
ਜਾਹ ਆਪਣਾ ਕੈਮ ਕਰ । ਮੇਰੇ ਗੈਡਾਸੇ ਦੀ ਪਿਆਸ ਹਾਲੀ' ਬੁਝੀ ਨਹੀ--ਜਾਹ !! ਉਹਨੇ 
ਆਪਣ) ਡਾਂਗ ਕੰਕਰਾਂ 'ਤੇ ਮਾਰੀ ਤੇ ਸਾਹਮਣੇ ਵਾਲੋ ਘਰ 'ਚੋਂ' ਮਰਾਸੀ ਨੂੰ ਹਾਕ ਮਾਰੀ-- 
ਓਏ, ਅਜੇ ਤੱਕ ਚਿਲਮ ਤਾਜ਼ੀ ਨਹੀ ਕੀਤੀ ਉੱਲ੍ਹ _ਦਿਆ ਪੱਠਿਆ ? ਜਾਕੇ ਤੀਵੀ”" ਦੀ 
ਗੋਦੀ 'ਚ ਸੌ ਗਿਐ ? ਚਿਲਮ ਲਿਆਂ ! 

ਤਾਜਾ ਚੱਲਿਆ ਗਿਆ । ਪਰ ਗਲੀ ਦੇ ਮੋੜ 'ਤੇ ਰੁਕ ਉਹਨੇ ਪਰਤ ਕੇ ਮੌਲੇ ਵਲ 
ਕੁਝ ਇੰਝ ਵੇਖਿਆ ਜਿਵੇ' ਉਹਦੀ ਜਵਾਨੀ `ਤੇ ਫੁੱਟ ਫੁੱਟ ਕੇ ਰੋ ਪਏਗਾ । 

ਮੌਲਾ ਵੀ ਟੇਢੀ ਨਜ਼ਰ ਨਾਲ ਉਹਨੂੰ ਤੱਕ ਰਿਹਾ ਸੀ । ਉਠਿਆ ਅਤੇ ਡਾਂਗ ਨੂੰ 
ਆਪਣੇ ਪਿੱਛੇ ਘਸੀਟਦਾ ਉਹਦੇ ਕੋਲ ਆ ਬੋਲਿਆ--ਵੇਖ ਤਾਜੇ ! ਮੈਨੂੰ ਇੰਝ ਲਗਦੈ ਜਿਵੇ” 
ਤੂੰ ਮੇਰੇ 'ਤੇ ਤਰਸ ਖ' ਰਿਹੈ', ਇਸ ਲਈ ਕਿ ਕਿਸੇ ਸਮੇਂ ਆਪਣੀ ਯਾਰੀ ਸੀ । ਪਰ ਹੁਣ ਉਹ 
ਯਾਰੀ ਟੁੱਟ ਗਈ ਐ, ਤਾਜਿਆ । ਤੂੰ ਜੇ ਮੇਰਾ ਸਾਥ ਨਹੀ ਦੇ ਸਕਦਾ ਤਾਂ ਫੇਰ ਅਜਿਹੀ 


14 ਸਿਰਜਣਾ 


ਯਾਰੀ ਨੂੰ ਚੱਟਣੈ ? ਮੇਰੇ ਬਾਪ ਦਾ ਖ਼ੂਨ ਏਨਾ ਸਸਤਾ ਨਹੀਂ ਸੀ ਕਿ ਰੰਗੇ ਅਤੇ ਉਹਦੇ ਇਕੋ 
ਮੁੰਡੇ ਦੇ ਖ਼ੂਨ ਨਾਲ ਹਿਸਾਬ ਮੁੱਕ ਜਾਂਦਾ--ਮੇਰਾ ਗੰਡਾਸਾ ਤਾਂ ਹਾਲੀ” ਉਹਦੇ ਪੋਤੇ ਪੋਤੀਆਂ, 
ਦੋਹਤੇ ਦੋਹਤੀਆਂ ਤੱਕ ਪੁਜੇਗਾ । ਏਸ ਲਈ ਜਾਹ, ਆਪਣਾ ਕੌਮ ਕਰ । ਤੋਰੀ ਮੇਰੀ ਯਾਰੀ 
ਖ਼ਤਮ । ਏਸ ਲਈ ਮੇਰੇ 'ਤੇ ਤਰਸ ਨਾ ਕਰਿਆ ਕਰ । ਜੇ ਕੋਈ ਮੇਰੇ 'ਤੇ ਤਰਸ ਖਾਵੇ ਤਾਂ 
ਸੇਕ ਮੇਰੇ ਗੌਡਾਸੇ ਨੂੰ ਜਾ ਪੁਜਦਾ ਏ । ਜਾਹ ! 

ਪਰਤ ਕੇ ਜਦੋ" ਮੌਲੇ ਨੇ ਮਰਾਸੀ ਤੋਂ ਚਿਲਮ ਫੜ ਕਸ਼ ਖਿਚਿਆ ਤਾਂ ਸੁਲਫ਼ਾ ਉਭਰ 
ਕੇ ਖਿੰਡ ਗਿਆ । ਇਕ ਚਿੰਗਿਆੜਾ ਉਹਦੇ ਹੱਥ 'ਤੇ ਆ ਡਿਗਿਆ ਤੇ ਇਕ ਪਲ ਉਥੇ ਹੀ 
ਚਮਕਦਾ ਰਿਹਾ । ਮਰਾਸੀ ਨੇ ਚਿੰਗਿਆੜੇ ਨੂੰ ਝਾੜਨਾ ਚਾਹਿਆ ਪਰ ਮੌਲੋ ਨੇ ਉਹਦੇ ਹੱਥ 'ਤੇ 
ਇੰਨੇ ਜ਼ੋਰ ਨਾਲ ਹੱਥ ਮਾਰਿਆ ਕਿ ਮਰਾਸੀ ਵੱਟ ਖਾ ਕੇ ਰਹਿ ਗਿਆ ਤੇ ਹੱਥ ਨੂੰ ਘੁੱਟ- 
ਦਿਆਂ ਪਾਸੇ ਹਟ ਗਿਆ, ਤੇ ਮੌਲਾ ਗਰਜਿਆ--ਤਰਸ ਖਾਂਦੈ ਹਰਾਮਜ਼ਾਦਾ । 

ਉਹਨੇ ਚਿਲਮ ਸਾਹਮਣੀ ਕੈਧ ਨਾਲ ਦੇ ਮਾਰੀ ਤੇ ਡਾਂਗ ਚੁੱਕ ਇਕ ਪਾਸੇ ਤ੍ਰ 
ਗਿਆ । 

ਲੌਕਾਂ ਨੇ ਮੌਲੋ ਨੂੰ ਇਕ ਨਵੀਂ ਗਲੀ ਦੇ ਚੌਰਾਹੇ 'ਤੇ ਬੈਠਿਆਂ ਤਤਿਆ ਤਾਂ ਤਤਕ 
ਗਏ ਤੇ ਹੌਲੀ ਹੌਲੀ ਗੱਲਾਂ ਕਰਦੇ ਇਧਰ ਉਧਰ ਖਿੰਡ ਗਏ । ਤੀਵੀਆਂ ਸਿਰਾਂ 'ਤੇ ਘੜੇ 
ਚੁਕੀ ਆਈਆਂ ਤੇ 'ਹਏ' ਕਹਿੰਦੀਆਂ ਪਰਤ ਗਈਆਂ । ਮੌਲੋ ਦੀ ਡਾਂਗ ਇਧਰੋਂ' ਉਧਰ 
ਵਿਛੀ ਹੋਈ ਸੀ ਤੇ ਲੋਕਾਂ ਦੇ ਖਿਆਲ ਵਿਚ ਉਹਦੇ ਸਿਰ 'ਤੇ ਖ਼ੂਨ ਸਵਾਰ ਸੀ। ਮੌਲਾ 
ਇਸ ਸਮੋ ਦੂਰ ਮਸੀਤ ਦੇ ਮੁਨਾਰੇ ਉਤੇ ਬੈਠੀ ਇੱਲ੍ਹ ਵਲ ਤੱਕੀ ਜਾ ਰਿਹਾ ਸੀ । 

ਅਚਾਨਕ ਉਹਨੂੰ ਕੇਕਰਾਂ 'ਤੇ ਡਾਂਗ ਖੜਕਣ ਦੀ ਆਵਾਜ਼ ਆਈ । ਤਬਕ ਕੇ ਵੇਖਿਆ 
ਕਿ ਇਕ ਮੁਟਿਆਰ ਨੇ ਉਹਦੀ ਡਾਂਗ ਚੁੱਕ ਕੈਧ ਨਾਲ ਖੜ੍ਹੀ ਕਰ ਦਿੱਤੀ ਹੈ ਤੇ ਆਪ 
ਲੰਮੀਆਂ ਲੰਮੀਆਂ ਲਾਲ ਮਿਰਚਾਂ ਚੁਗ ਰਹੀ ਹੈ ਜਿਹੜੀਆਂ ਝੁਕਣ ਲਗਿਆਂ ਉਹਦੀ ਗੈਢੜੀ 
`ਚੋਂ ਡਿਗ ਪਈਆਂ ਸਨ । ਮੌਲਾ ਹੈਰਾਨ ਰਹਿ ਗਿਆ । ਡਾਂਗ ਉਤੋਂ ਲੰਘਣਾ ਤਾਂ ਇਕ 
ਪਾਸੇ ਰਿਹਾ, ਉਹਨੇ, ਇਕ ਔਰਤ ਜ਼ਾਤ ਨੇ, ਡਾਂਗ ਨੂੰ ਇਕ ਗੈਦੇ ਚੀਥੜੇ ਵਾਂਗ ਚੁੱਕ ਪਾਸੇ 
ਸੁੱਟ ਦਿਤਾ ਤੇ ਆਪ ਬੜੀ ਤਸੱਲੀ ਨਾਲ ਮੌਲੇ ਸਾਹਵ' ਬੈਠੀ ਮਿਰਚਾਂ ਚੁਗ ਰਹੀ ਹੈ ? ਤੇ 
ਜਦੋ" ਮੌਲੇ ਨੇ ਕੜਕ ਕੇ ਆਖਿਆ--ਜਾਣਦੀ ਏ' ਤੂੰ _ਕੀਹਦੀ ਡਾਂਗ ਨੂੰ ਹੱਥ ਲਾਇਐ ? 
ਜਾਣਦੀ ਏ' ਮੈ” ਕੌਣ ਆਂ ? --ਤਾਂ ਮੁਟਿਆਰ ਨੇ ਹੱਥ ਉਤਾਂਹ ਚੁੱਕ ਚੁਗੀਆਂ ਹੋਈਆਂ 
ਮਿਰਚਾਂ ਗੈਢੜੀ ਵਿਚ ਪਾਉ' ਦਿਆਂ ਆਖਿਆ--ਕੋਈ ਪਾਗਲ ਜਾਪਦੇ” ! 

ਮੌਲਾ ਗੁੱਸਾ ਖਾ ਉਠ ਖਲੌਤਾ । ਲੜਕੀ ਵੀ ਖਲੋ ਗਈ ਅਤੇ ਉਹਦੀਆਂ ਅੱਖਾਂ 
`ਚ ਅੱਖਾਂ ਪਾ ਜ਼ਰਾ ਨਰਮੀ ਨਾਲ ਬੋਲੀ--ਇਸੇ ਲਈ ਤਾਂ ਮੈ` ਤੇਰੀ ਡਾਂਗ ਤੇਰੇ ਜਿਰ “ਚ 
ਨੀ ਮਾਰੀ । ਤੂੰ ਇੰਝ ਲੁੱਟਿਆ ਲੁੱਟਿਆ ਜਿਹਾ ਲਗਦਾ ਸੈ”, ਮੈਨੂੰ ਤਰਸ ਆ ਗਿਆ ਸੀ 


ਤੇਰੇ ਤੋਂ... 
“ਤਰਸ ਆ ਗਿਆ ਸੀ ਤੈਨੂੰ ਮੇਰੇ 'ਤੇ ? ਮੌਲੋਂ 'ਤੇ ?--ਮੋਲਾ ਚੀਕਿਆ । 
ਮੌਲਾ ?--ਮੁਟਿਆਰ ਨੇ ਗੈਢੜੀ ਦੋਹਾਂ ਹੱਥਾਂ ਨਾਲ ਸੰਭਾਲ ਲਈ ਤੇ ਜ਼ਰਾ ਤ੍ਭਕ 
ਵੀ ਗਈ । 


ਸਿਰਜਣਾ 15 


--ਹਾਂ, ਮੌਲਾ, ਗੰਡਾਸੇ ਵਾਲਾ । ਮੌਲੋ ਨੇ ਬੜੇ ਮਾਣ ਨਾਲ ਆਥਿਆ । 

ਤੇ ਮੁਟਿਆਰ ਜ਼ਰਾ ਕੁ ਮੁਸਕਾ ਗਲੀ ਵਿਚ ਤੁਰਨ ਲੱਗੀ । 

ਮੌਲਾ ਕੁਝ ਦੇਰ ਚੁੱਪ ਚਪ ਖਲੌਤਾ ਰਿਹਾ । ਫਿਰ ਇਕ ਲੰਮਾ ਸਾਹ ਲੈ ਕੈਧ ਨਾਲ 
ਲੱਗ ਬਹਿ ਗਿਆ । ਡਾਂਗ ਨੂੰ ਸਾਹਮਣੀ ਕੈਧ ਤੀਕ ਫੈਲਾ ਲਿਆ । ਉਹਨੇ ਇਕ ਅੱਧ- 
ਖੜ ਉਮਰ ਦੀ ਔਰਤ ਆਉ'ਦੀ ਤੱਕੀ ਜਿਹੜੀ ਮੌਲੋ ਨੂੰ ਵੇਖ ਝਿਜਕ ਗਈ । ਪਰ ਮੌਲਾ 
ਡਾਂਗ ਪਾਸੇ ਕਰਦਿਆਂ ਬੋਲਿਆ--ਆ ਜਾਂ ਮਾਸੀ ਆ ਜਾ । ਮੈ' ਤੈਨੂੰ ਖਾ ਥੋਹੜੇ 
ਜਾਵਾਂਗਾ । 

ਘਾਬਰੀ ਹੋਈ ਔਰਤ ਮੌਲੇ ਫੋਲੋ' ਲੰਘਦਿਆਂ ਬੋਲੀ--ਕਿੰਨਾਂ ਝੂਠ ਬਕਦੇ ਨੇ ਲੋਕ । 
ਕਹਿੰਦੇ ਨੇ ਜਿਥੇ ਮੌਲਾ ਬੈਠਾ ਹੋਵੇ ਉਥੋਂ ਹਲਕਾਇਆ ਕੁੱਤਾ ਵੀ ਸਹਿਮ ਕੇ ਲੰਘਦੈ--ਪਰ 
ਤੂੰ ਮੇਰੇ ਲਈ ਆਪਣੀ ਡਾਂਗ.. 

--ਗੌਣ ਕਹਿਦੈ ? ਮੌਲਾ ਉਠ ਖਲੋਤਾ ! 

__ਸਾਰੇ ਈ ਕਹਿੰਦੇ ਨੇ, ਸਾਰਾ ਪਿੰਡ ਕਹਿੰਦੈ । ਹੁਣੇ ਹੁਣੇ ਖੂਹ 'ਤੇ ਵੀ ਏਹੀ ਗੱਲਾਂ 
ਹੋ ਰਹੀਆਂ ਸਨ । ਪਰ ਮੈ ਤਾਂ ਆਪਣੀਆਂ ਅੱਖਾਂ ਨਾਲ ਵੇਖ ਲਿਆ ਕਿ ਮੌਲਾ ਬਖ਼ਸ਼-- 

ਪਰ ਹੁਣ ਤੱਕ ਮੌਲਾ ਉਸ ਗਲੀ ਵਲ ਨੱਸ ਗਿਆ ਸੀ ਜਿਧਰ ਹੁਣੇ ਹੁਣੇ ਕਾ 
ਗਈ ਸੀ । ਉਹ ਤੇਜ਼ ਕਦਮ ਤੁਰਦਾ ਗਿਆ । ਆਖ਼ਰ ਉਹਨੂੰ ਦੂਰ ਲੰਮੀ ਗਲੀ ਦੇ ਸਿਰੇ 
“ਤੇ ਉਹੀ ਮੁਟਿਆਰ ਜਾਂਦੀ ਨਜ਼ਰ ਆਈ ।_ਉਹ ਨੱਸ ਪਿਆ । ਵਿਹੜਿਆਂ ਵਿਚ ਬ੍ਠੀਆਂ 
ਔਰਤਾਂ ਬੂਹਿਆਂ ਵਿਚ ਆ ਖਲੋਤੀਆਂ ਤੋਂ ਬੱਚੇ ਛੱਤਾਂ 'ਤੇ ਚੜ੍ਹ ਗਏ । ਮੌਲੇ ਦਾ ਗਲੀ ਵਿਚ 
ਨੱਸਣਾ ਕਿਸੇ ਦੁਰਘਟਨਾ ਦਾ ਹੀ ਚਿੰਨ੍ਹ ਹੋ ਸਕਦਾ ਸੀ। ਮੁਟਿਆਰ ਨੇ ਵੀ ਉਹਦੇ ਪੈਰਾਂ 
ਦੀ ਬਿੜਕ ਲੈ ਲਈ । ਉਹ ਧਰਤੀ ਤੇ ਉਥੇ ਹੀ ਜੈਮ ਕੇ ਖਲੋ ਗਈ । ਉਹਨੇ ਬਸ ਇੰਨਾ 
ਹੀ ਕੀਤ' ਕਿ ਆਪਣੀ ਗੈਢੜੀ ਦੋਹ ਹੱਥਾਂ ਨਾਲ ਬੰਮ੍੍ਰ ਲਈ । ਕੁਝ ਮਿਰਚਾਂ ਮਘਦੇ 
ਚਿਗਿਆੜਿਆਂ ਵਾਂਗ ਉਹਦੇ ਪੈਰਾਂ 'ਚ ਬਿੰਡ ਗਈਆਂ । 

--ਮੈਂ' ਤੈਨੂੰ ਕੁਝ ਨੀ` ਆਖਦਾ, ਮੌਲਾ ਬੋਲਿਆ --ਕੁਝ ਨੀ ਆਖਾਂਗਾ ਤੈਨੂੰ । 

--ਮੈ' ਕੋਈ ਡਰ ਕੇ ਬੋਹੜੇ ਰੁਕੀ ਆਂ ! ਡਰਨ ਮੇਰੇ ਦੁਸ਼ਮਣ [ 

ਮੌਲਾ ਰੁਕ ਗਿਆ। ਰਾ ਹੌਲੀ ਹੌਲੀ ਉਹਦੇ ਕੋਲ ਆ ਬੋਲਿਆ--ਬੱਸ ਏਨਾਂ ਦੱਸਦੇ 
ਤੂੰ ਹੈ' ਕੋਣ ?--ਕੌਣ ਏ' ਤੂ ਤੁ 

ਮੁਟਿਆਰ ਜ਼ਰਾਂ ਕੁ ਮੁਸਕਾ ਪਈ । 

ਪਿਛੋਂ ਕਿਸੇ ਬੁੱਢੀ ਦੀ ਵਾਜ ਆਈ--ਏਹ ਰੌਗੇ ਦੇ ਛੋ ਟੇ ਮੁੰਡੇ ਦੀ ਮੰਗੇਤਰ 

ਜੋ ਐ, ਮੌਲਾ ਬਖ਼ਸ਼ ! 

ਮੌਲਾ ਅੱਖਾਂ ਪਾੜ ਪਾੜ ਰਾਂਜੋ ਵਲ ਤੱਕਣ ਲਗਿਆ | ਉਹਨੂੰ ਰਾਜੋ ਕੋਲ ਰੰਗਾ 
ਅਤੇ ਉਹਦਾ ਸਾਰਾ ਖ਼ਾਨਦਾਨ ਖਲੋਤਾ ਵਿਖਾਈ ਦਿੱਤਾ । ਉਹਦਾ ਹੱਥ ਇਕ ਦਮ ਡੱਬ 
ਤੱਕ ਗਿਆ, ਪਰ ਫਿਰ ਰੱਸੇ ਵਾਂਗ ਲਮਕ ਗਿਆ । ਰਾਜੋ ਮੁੜੀ ਤੇ ਬੜੀ ਅਡੋਲਤਾ 
ਨਾਲ ਤੁਰਨ ਲੱਗੀ । 

ਮੌਲੇ ਨੇ ਡਾਂਗ ਪਾਸੇ ਸੁੱਟ ਆਖਿਆ -ਠਹਿਰੀ" ਰਾਜੋ, ਆਹ ਆਪਣੀਆਂ ਮਿਰਚਾਂ 


16 ਸਿਰਜਣਾ 


ਲੈੱਦੀ ਜਾ । 

ਰਾਜੋ ਰੁਕ ਗਈ । ਮੌਲੋਂ ਨੇ ਝੂਕ ਕੇ ਇਕ ਇਕ ਮਿਰਚ ਚੁਗ ਲਈ । ਫਿਰ ਆਪਣੇ 
ਹੱਥਾਂ ਨਾਲ ਰਾਜੋ ਦੀ ਗੌਢੜੀ ਵਿਰ ਪਾਉ'ਦਾ ਬੋਲਿਆ--ਤੈਨੂੰ ਮੇਰੇ 'ਤੇ ਤਰਸ ਆਇਆ 
ਸੀ ਨਾ, ਰਾਜੋ ? 

ਪਰ ਰਾਜੋ ਇਕ ਦਮ ਗੈਭੀਰ ਹੋ ਗਈ ਤੇ ਆਪਣੇ ਰਾਹ ਤੁਰ ਪਈ । ਮੌਲਾ ਵੀ ਮੁੜ 
ਗਿਆ । ਹਾਲੀ” ਕੁਝ ਦੂਰ ਹੀ ਗਿਆ ਸੀ ਕਿ ਉਸੇ ਬੁੱਢੀ ਨੇ ਹਾਕ ਮਾਰੀ-- ਇਹ ਤੇਰੀ 
ਡਾਂਗ ਤਾਂ ਏਥੇ ਈ ਰਹਿ ਗਈ, ਮੌਲਾ ਬਖ਼ਸ਼ ! 

ਮੌਲੇ ਨੇ ਪਰਤ ਕੇ ਆਪਣੀ ਡਾਂਗ ਚੁੱਕੀ ਤੇ ਬੁੱਢੀ ਨੂੰ ਪੁੱਛਣ ਲੱਗਿਆ--ਮਾਸੀ, ਇਹ 
ਕੁੜੀ ਰਾਜੋ ਏਥੋ' ਦੀ ਈ ਰਹਿਣ ਵਾਲੀ ਐ ? ਮੈ" ਤਾਂ ਏਹਨੂੰ ਕਦੀ ਵੇਖਿਆ ਨੀ । 

--ਏਥੋਂ' ਦੀ ਹੈ ਵੀ ਪੁੱਤਰ ਤੇ ਨਹੀ/ ਵੀ, ਬੁੱਢੀ ਨੇ ਦੱਸਿਆ, ਏਹਦੇ ਬਾਪ ਨੇ 
ਲਾਮ 'ਚ ਦੋਵੇ” ਪੁੱਤਰ ਮਰਨ ਪਿਛੋ` ਜਦੋ ਵੇਖਿਆ ਕਿ ਹਰ ਰੋਜ਼ ਹਲ ਪੰਜਾਲੀ ਚੁੱਕ ਏਨੀ 
ਦੂਰ ਖੌਤਾਂ 'ਚ ਨਹੀ” ਜਾ ਸਕਦਾ ਤਾਂ ਪਿੰਡ ਵਾਲੇ ਘਰ ਦੀ ਛੱਤ ਉਧੇੜ ਏਥੋ“ ਦੋ ਢਾਈ ਕੋਹ 
ਇਕ ਢੌਕ ਬਣਾ ਲਈ । ਉਥੇ ਈ ਰਾਜੋ ਆਪਣੇ ਬਾਪ ਕੋਲ ਰਹਿੰਦੀ ਐ । ਦੂਜੇ ਚੌਥੇ ਪਿੰਡ 
`ਚ ਸੌਦਾ ਪੱਤਾ ਖ਼ਰੀਦਣ ਆ ਜਾਂਦੀ ਐ ਤੇ ਬੱਸ । 

ਮੌਲਾ ਜਵਾਬ ਵਿਚ ਸਿਰਫ਼ 'ਹੂੱ' ਆਖ ਵਾਪਸ ਤੁਰ ਗਿਆ । ਪਰ ਸਾਰੇ ਪਿੰਡ ' ਚ 
ਇਹ ਖ਼ਬਰ ਹਨੇਰੀ ਵਾਂਗ ਘੁੰਮ ਗਈ ਕਿ ਅੱਜ ਮੌਲਾ ਆਪਣੀ ਡਾਂਗ ਇਕ ਥਾਂ ਰਖ ਕੇ ਭੁੱਲ 
ਗਿਆਂ । ਗੱਲਾਂ ਗੱਲਾਂ 'ਚ ਰਾਜੇ ਦਾ ਵੀ ਇਕ ਦੋ ਵਾਰ ਨਾਂ ਆਇਆ ਪਰ ਫਿਰ ਦੱਬ 
ਗਿਆਂ । ਰੈਗੇ ਦੇ ਘਰਾਣੇ ਤੇ ਮੌਲੇ ਵਿਚਕਾਰ ਸਿਰਫ਼ ਗੈਤਾਸੇ ਦਾ ਹੀ ਰਿਸ਼ਤਾ ਸੀ ਨਾਂ, ਤੇ 
ਰਾਜੋ ਰੈਗੇ ਦੇ ਹੀ ਮੁੰਡੇ ਦੀ ਮੰਗੋਤਰ ਸੀ, ਤੇ ਆਪਣੀ ਜਾਨ ਕੀਹਨੂੰ ਪਿਆਰੀ ਨਹੀ" 
ਹੁੰਦੀ ? 

ਇਸ ਘਟਨਾ ਪਿਛੋਂ ਮੌਲਾ ਗਲੀਆਂ ਵਿਚੋ ਗ਼ਾਇਬ ਹੋ ਗਿਆ । ਸਾਰਾ ਦਿਨ ਘਰ 
ਬੈਠਾ ਵਿਹੜੇ ਦੀ ਮਿੱਟੀ ਖੁਚਚਦਾ ਰਹਿੰਦਾ, ਤੇ ਜੇ ਕਦੀ ਬਾਹਰ ਜਾਂਦਾ ਵੀ ਤਾੰ ਖੇਤਾਂ, 

ਚਰਾਂਦਾਂ ਵਿਚ ਘੁੰਮ ਫਿਰ ਪਰਤ ਆਉਂਦਾ । ਮਾਂ ਉਹਦੇ ਵਤੀਰੇ 'ਤੇ ਹੈਰਾਨ ਹੋਈ ਤੇ ਹੈਰਾਨੀ 

ਤੀਕ ਹੀ ਸੀਮਿਤ ਰਹੀ । ਉਹਨੂੰ ਪਤਾ ਸੀ ਕਿ ਉਹਦੇ ਸਿਰ ਉਤੇ ਬਹੁਤ ਸਾਰੇ ਖ਼ੂਨ ਸਵਾਰ 
ਹਨ--ਉਹ ਵੀ ਜਿਹੜੇ ਕਰ ਦਿਤੇ ਗਏ ਤੇ ਉਹ ਵੀ ਜਿਹੜੇ ਹਾਲੀ" ਕੀਤੇ ਨਹੀ" ਜਾ 
ਸਕੇ । 

ਇਹ ਰੋਜ਼ਿਆਂ ਦੇ ਦਿਨ ਸਨ । ਢੋਲ ਪਿੱਟ ਪਿੱਟ ਚੁੱਪ ਹੋ ਗਏ ਸਨ । ਘਰਾਂ ਵਿਚ 
ਸਰਘੀ ਦੀਆਂ ਤਿਆਰੀਆਂ ਹੋ ਰਹੀਆਂ ਸਨ । _ਚਾਟੀਆਂ ਵਿਚ ਮਧਾਣੀਆਂ ਤੇ ਤਵਿਆਂ 'ਤੇ 
ਰੋਟੀਆਂ ਦੀਆਂ ਆਵਾਜ਼ਾਂ ਮੰਦਰਾਂ ਦੀਆਂ ਘਟੀਆਂ ਵਾਂਗ ਪ੍ਰਭਾਵਸ਼ਾਲੀ ਲੱਗ ਰਹੀਂ ਸਨ । 
ਮੌਲੋਂ ਦੀ ਮਾਂ ਵੀ ਚੁਲ੍ਹਾ ਤਪਾਈ ਬੈਠੀ ਸੀ ਤੇ ਮੌਲਾ ਕੌਠੇ 'ਤੇ ਪਿਆ ਅਸਮਾਨ ਨੂੰ ਘੂਰ 
ਰਿਹਾ ਸੀ । ਇਕਦਮ ਕਿਸੇ ਗਲੀ 'ਚ ਸ਼ੋਰ ਮੱਚ ਗਿਆ । ਮੌਲੇ ਨੇ ਫ਼ੌਰਨ ਡਾਂਗ 'ਡੇ ਗੈਡਾਸਾ 
ਚੜ੍ਹਾਇਆ ਤੇ ਕੋਠੇ ਤੋ ਉਤਰ ਗਲੀ ਵਿਚ ਨੱਸ ਗਿਆਂ । ਹਰ ਪਾਸਿਓਂ” ਲਾਲਟਣਾਂ ਨਿਕਲ 
ਆਈਆਂ ਸਨ ਤੇ ਸ਼ੋਰ ਵਧਦਾ ਜਾ ਰਿਹਾ ਸੀ । ਉਥੇ ਪੁੱਜ ਮੌਲੋ ਨੂੰ ਪਤਾ ਲਗਿਆ ਕਿ ਤਿੰਨ 


ਸਿਰਜਣਾ (ਹੂ 


ਮੁਜਾਫਰ ਬਰਛੀਆਂ ਨਾਲ ਲੈਸ ਬਹੁਤ ਸਾਰੇ ਬਲਦ ਤੇ ਗਊਆਂ ਮੱਝਾਂ ਹਿੱਕ ਜਾਂ ਰਹੇ ਸਨ 
ਕਿ ਚੌਕੀਦਾਰ ਨੇ ਉਹਨਾਂ ਨੂੰ ਟੋਕਿਆ ਤਾਂ ਜਵਾਬ ਵਿਚ ਉਹਨਾਂ ਚੌਕੀਦਾਰ ਨੂੰ ਗਾਲ੍ਹਾਂ 
ਕੱਢੀਆਂ ਤੇ ਆਖਿਆ--ਇਹ ਮਾਲ ਚੌਧਰੀ ਮੁਜ਼ਫ਼ਰ ਇਲਾਹੀ ਦਾ ਹੈ । ਇਹ ਤਾਂ ਸ਼ੋਰ ਇਕ 
ਘਟੀਆ ਜਿਹੇ ਪਿੰਡ ਦੀ ਗਲੀ ਹੈ, ਚੌਧਰੀ ਦਾ ਮਾਲ ਤਾਂ ਜੇ ਲਾਹੌਰ ਦੀ ਠੰਢੀ ਸੜਕ ਉਤੋਂ 
ਵੀ ਲੰਘਦਾ ਹੋਵੇ ਤਾਂ ਕੋਈ ਉਫ਼ ਤੱਕ ਨਾਂ ਕਰੇ ! 

ਮੌਲੇ ਨੂੰ ਇੰਝ ਜਾਪਿਆ ਜਿਵੇ ਚੌਧਰੀ ਆਪ ਪਿੰਡ ਦੀ ਇਸ ਗਲੀ ਵਿਚ ਉਹਦਾ 
ਗੌਡਾਸਾ ਖੋਹਣ ਆਇਆ ਹੋਵੇ । ਉਹ ਕੜਕਿਆ --ਚੋਰੀ ਦਾ ਮਾਲ ਮੇਰੇ ਪਿੰਡ ਵਿਚੋ ਦੀ 
ਨਹੀ ਲੰਘ ਸਕਦਾ, ਭਾਵੇ ਇਹ ਚੌਧਰੀ ਮੁਜ਼ੱਫਰ ਦਾ ਹੋਵੇ ਭਾਵੇ ਲਾਟ ਸਾਹਿਬ ਦਾ । 
ਮਾਲ ਛੱਡ ਕੇ ਚੁੱਪ ਚਾਪ ਆਪਣੀ ਰਾਹ ਫੜੋ ਤੇ ਆਪਣੀ ਜਾਨ ਦੇ ਦੁਸ਼ਮਣ ਨਾ ਬਣੋ । 
ਉਹਨੇ ਡਾਂਗ ਨੀਵੀ ਕਰ ਕੇ ਗੈਡ ਸੇ ਨੂੰ ਲਾਲਟਣਾਂ ਦੀ ਰੌਸ਼ਨੀ ਵਿਰ ਚਮਕਾਇਆਂ... 
ਜਾਓ ! 

ਮੌਲਾ ਘੋਰੇ ਹੋਏ ਡੈਗਰਾਂ ਨੂੰ ਇਕ ਪਾਸੇ ਹਿੱਕਣ ਲਗਿਆ--ਜਾਂ ਕੇ ਆਪਣੇ ਚੌਧਰੀ 
ਨੂੰ ਆਖ ਦੇਣਾ ਕਿ ਮੌਲੇ ਗੌਡਾਸੇ ਵਾਲੇ ਨੇ ਤੈਨੂੰ ਸਲਾਮ ਭੇਜਿਆ ਏ । ਤੇ ਹੁਣ ਜਾਓ 
ਆਪਣਾ ਕੈਮ ਕਰੋਂ ! 

ਮੁਸਾਫ਼ਰਾਂ ਨੇ ਜਦ" ਮੌਲੇ ਦੇ ਨਾਲ ਸਾਰੇ ਲੌਕਾਂ ਦੇ ਤੌਰ ਬਦਲੇ ਵੇਖੇ ਤਾਂ ਚੁੱਪ ਚਾਂਪ 
ਖਿਸਕ ਗਏ । ਮੌਲਾ ਜਾਰੇ ਡਗਰਾਂ ਨੂੰ ਅਪਣੇ ਘਰ ਲੈ ਆਇਆ, ਤੋ ਸਰਪੀ ਖਾਂਦਿਆਂ ਮਾਂ 
ਨੂੰ ਕਹਿਣ ਲਗਿਆ--ਮਾਂ, ਇਹ ਸਾਰ ਬਜ਼ੁਤਾਨ ਆਪਣੇ ਮਹਿਮਾਨ ਨੇ । ਇਹਨਾਂ ਦੇ ਮਾਲਕ 
ਪਰਸੋ” ਕੁ ਤੱਕ ਆ ਨਿਕਲਣਗੇ ਕਿਤੋ'--ਤੇ ਪਿੰਡ ਦੀ ਇਜ਼ਤ ਮੋਰੀ ਇਜ਼ਤ ਏ, ਮਾਂ !... 

ਮਾਲਕ ਦੂਜੇ ਹੀ ਦਿਨ ਦੁਪਹਿਰ ਵੇਲੇ ਆ ਪੁੱਜੇ । ਇਹ ਗ਼ਰੀਬ ਕਿਸਾਨ ਤੋਂ ਮੁਜ਼ਾਰੇ 
ਕੋਹਾਂ ਪੈ'ਡੇ ਮਾਰ, ਖੋਜੀਆਂ ਦੇ ਤਰਲੇ ਕਰਦਿਆਂ ਇਕੋ” ਤੀਕ ਪੁੱਜੇ ਸਨ ਤੇ ਸੋਚਦੇ ਆਏ ਸਨ 
ਕਿ ਜੇ ਉਹਨਾਂ ਦਾ ਮਾਲ ਚੌਧਨੀ ਦੇ ਅਸਰ ਵਾਲੇ ਹਲਕੇ ਵਿਚ ਪੁੱਜ ਗਿਆ ਤਾਂ ਫਿਰ ਕੀ 
ਬਣੇਗਾ ? ਤੇ ਜਦੋ' ਮੌਲਾ ਉਹਨਾਂ ਦਾ ਮਾਲ ਉਹਨਾਂ ਨੂੰ ਸੈਭਾਲ ਰਿਹਾ ਸੀ ਤਾਂ ਸਾਰਾ ਪਿੰਡ 
ਬਾਹਰ ਗਲੀ ਵਿਚ ਆ ਜੁੜਿਆ ਸੀ--ਇਸ ਭੀੜ 'ਚ ਤਾਜੋ ਵੀ ਖਲੋਤੀ ਸੀ। ਉਹਨੇ 
ਸਿਰ ਉਤੇ ਇੰਨੂੰ ਬਣਾ ਇਕ ਮਿੱਟੀ ਦਾ ਭਾਂਡ' ਚੁਕਿਆ ਹੋਇਅ` ਸੀ । ਫਿਰ ਜਦੋਂ” ਖਿੰਡ ਰਹੇ 
ਲੌਕਾਂ 'ਚੋ' ਰਾਜੋ ਮੌਲੇ ਕੋਲੋ ਦੀ ਲੰਘਣ ਲੱਗੀ ਤਾਂ ਮੌਲੇਂ ਨੇ ਆਖਿਆ --ਅੱਜ ਬੜੇ ਦਿਨਾਂ 
ਪਿਛੋ' ਪਿੰਡ ਆਈ ਏ', ਰਾਜੋ ? 

--ਕਿਉਂ” ? ਰਾਜੋ ਨੇ ਕੁਝ ਇੰਝ ਆਇਆ ਜਿਵੇ 'ਸੈ' ਕਿਸੇ ਤੋਂ ਡਰਦੀ ਥੋਹੜੋ 
ਆਂ' ਦਾ ਪ੍ਰਭਾਵ ਪੈਦਾ ਕਰਨਾਂ ਚਾਹੁੰਦੀ ਹੋਵੇ -ਮੈ` ਤਾਂ ਕਲ੍ਹ ਵੀ ਆਈ ਸਾਂ, ਪਰਸੋ” ਵੀ ਤੇ 
ਚੌਥੇ ਵੀ । ਚੌਥੇ ਗੰਢੇ ਲਸਣ ਲੈਣ ਆਈ ਸਾਂ, ਪਰਮੋ' ਅੱਤਾ ਨੂੰ ਹਕੀਮ ਕੋਲ ਲਿਆਈ ਸਾਂ, 
ਕਲ੍ਹ ਉੱਝ ਹੀ, ਤੇ ਅੱਜ ਘਿਉਂ ਵੇਚਣ । 

--ਕਲੂ ਉੱਝ ਦੀ ਕਿਉ ਆਈ ਸੈ' ? ਮੌਲੇ ਨੇ ਬੜੇ ਸ਼ੌਕ ਨਾਲ ਪੁਛਿਆ । 

--ਉੱਝ ਹੀ । ਬੱਸ ਜੀਅ ਕੀਤਾ ਆ ਗਈ । ਸਹੇਲੀਆਂ ਨੂੰ ਮਿਲੀ ਤੇ ਚਲੀ ਗਈ । 
ਕਿਊ” ? 


18 ਸਿਰਜਣਾ 


-ਉੱਝ ਹੀ--ਮੌਲੇ ਨੇ ਬੂਝ ਕੇ ਆਖਿਆ । ਫਿਰ ਇਕਦਮ ਉਹਨੂੰ ਇਕ ਖਿਆਲ 
ਆਇਆ --ਇਹ ਘਿਓ ਵੇਚੇ'ਗੀ ? 

ਹਾਂ, ਵੇਚਣਾ ਡਾਂ ਹੈ । ਪਰ ਵੈਨੂੰ ਨਹ" ਵੇਚਾਂਗੀ । 

--ਕਿਉ” ? 

--ਤੇਰੇ ਹੱਥਾਂ ਉਤੇ ਮੇਰੇ ਰਿਸ਼ਤੇਦਾਰਾਂ ਦਾ ਖ਼ੂਨ ਐ। 

ਮੌਲੋ ਨੂੰ ਇਵਦਮ ਖ਼ਿਆਲ ਆਇਆ ਕਿ ਉਹ ਆਪਣੀ ਡਾਂਗ ਦਲਾਨ ਵਿਚ ਅਤੇ 
ਗੰਡਾਸਾ ਸਿਰਹਾਣੇ ਹੇਠ ਭੁੱਲ ਆਇਆ ਹੈ । ਉਹਦੇ ਹੱਥਾਂ 'ਤੇ ਜਲੂਣ ਜਿਹੀ ਹੋਣ ਲੱਗੀ । 
ਉਹਨੇ ਇਕ ਕੌਕਰ ਚੁਕਿਆ ਤੇ ਹੱਥਾਂ ਵਿਚ ਮਲਣ ਲੱਗ ਪਿਆ । 

ਰਾਜੋ ਪਰਤਣ ਲੱਗੀ ਤਾਂ ਮੌਲਾ ਬੋਠਿਆ--ਵੇਖ ਰਾਜੋਂ, ਮੇਰੇ ਹੱਥਾਂ 'ਤੇ ਤਾਂ ਖ਼ੂਨ ਹੈ 
ਹੀ, ਤੇ ਇਹਨਾਂ 'ਤੇ ਪਤਾ ਨੀ ਅਜੇ ਕਿੰਨਾ ਖ਼ੂਨ ਹੋਰ ਚੜ੍ਹੇਗਾ । ਪਰ ਤੂੰ ਘਿਓ ਵੇਚਣੈ ਤੇ 
ਅਸੀਂ ਖ਼ਰੀਦਣੈ । ਮੇਰੇ ਹੱਥ ਨਾ ਸਹੀ ਮੇਰੀ ਮਾਂ ਦੇ ਹੱਥ ਵੇਚਦੇ । 

ਰਾਜੋ ਕੁੱਝ ਸੋਚ ਕੇ ਬੋਲੀ-- ਚੱਲ...ਆ । 

ਮੌਲਾ ਅੱਗੇ ਅੱਗੇ ਤੁਰਨ ਲੱਗਿਆ । ਜਾਂਦਿਆਂ ਜਾਂਦਿਆਂ ਉਹਨੂੰ ਵਹਿਮ ਜਿਹਾ 
ਹੋਇਆ ਜਿਵੇ” ਰਾਜੋ ਉਹਦੀ ਪਿੱਠ 'ਤੇ ਪੱਟਾਂ ਨੂੰ ਘੂਰ ਰਹੀ ਹੈ । ਇਕਦਮ ਉਹਨੇ ਮੁੜਕੇ 
ਵੇਖਿਆ । ਰਾਜੋ ਗਲੀ ਵਿਚ ਚੁਗਦੇ ਚੂਚਿਆਂ ਨੂੰ ਬੜੇ ਗਹੁ ਨਾਲ ਵੇਖਦੀ ਆ ਰਹੀ ਸੀ । 
ਉਹ ਫ਼ੌਰਨ ਬੋਲਿਆ--ਇਹ ਚੂਚੇ ਮੇਰੇ ਨੇ । 

- ਹੌਣ ਗੇ, ਰਾਜੋ ਬੋਲੀ । 

ਵਿਹੜੇ ਵਿਚ ਆ ਮੌਲਾ ਬੋਲਿਆ--ਮਾਂ, ਇਹ ਸਾਰਾ ਘਿਓ ਖ਼ਰੀਦ ਲੈ । ਮੇਰੇ 
ਮਹਿਮਾਨ ਆਉਣ ਵਾਲੇ ਨੇ ਕੁਝ ਦਿਨਾਂ ਤਾਈ'.. 

ਰਾਜੋਂ ਨੇ ਭਾਂਡਾ ਉਤਾਰ ਉਹਦੇ ਮੂੰਹੋ ਕਪੜਾ ਰਲਿਆ ਤਾਕਿ ਬੁੱਢੀ ਸੈਘ ਲਵੇ । ਪਰ 
ਉਹ ਅੰਦਰ ਚਲੀ ਗਈ ਸੀ ਤੱਕੜੀ ਵੱਟਾ ਲੈਣ ਤੇ ਮੌਲੋ ਨੌ ਵੇਖਿਆ ਕਿ ਰਾਜੋ ਦੇ ਕੌਨਾਂ 
ਉਤੇ ਸੁਨਹਿਰੀ ਜ਼ਲਫ਼ਾਂ ਪਲਮ ਰਹੀਆਂ ਹਨ, ਤੇ ਉਹਦੀਆਂ ਪਲਕਾਂ ਇੰਝ ਕਮਾਣਾਂ ਵਾਂਗ 
ਮੁੜੀਆਂ ਹੋਈਆਂ ਹਨ ਕਿ`ਉਠਦਿਆਂ ਹੀ ਉਹਦੇ ਭਰਵੱ-ਟਿਆਂ ਨੂੰ ਚੁੰਮ ਲੈਣਤੀਆਂ -- 
ਪਲਕਾਂ 'ਤੇ ਧੂੜ ਦੇ ਕਿਣਕੇ ਹਨ ਅਤੇ ਨੱਕ 'ਤੇ ਮੁੜ੍ਹਕੇ ਦੇ ਨਿੱਕੇ ਨਿੱਕੇ ਸੂਈ ਦੀ ਨੋਕ 
ਵਰਗੇ ਤੁਪਕੇ ਚਮਤ ਰਹੇ ਹਨ । ਜਾਪਦਾ ਸੀ ਜਿਵੇ” ਉਹ ਘਿਓ ਦੀ ਥਾਂ ਗੁਲਾਬ ਸੁੰਘ 
ਰਹੀ ਹੋਵੇ । ਉਹਦੇ ਉਪਤਲੇ ਬੁਲ੍ਹ ਦੀ ਸੋਹਲ ਗੁਲਾਈ 'ਤੇ ਟਿਕੇ ਮੁੜ੍ਹਕੇ ਦੇ ਮੋਤੀ ਤੁਰਨ 
ਦਾ ਨਾਂ ਨਹੀ' ਸਨ ਲੈ ਰਹੇ । ਠੋਡੀ ਅਤੇ ਹੇਠਲੇ ਬੁਲ੍ਹ ਵਿਚਕਾਰ ਇਕ ਤਿਣ ਕੁਝ ਇੰਝ 
ਵਖਰਾ ਵਖਰਾ ਜਾਪ ਰਿਹਾ ਹੈ ਜਿਵੇ ਫੂਕ ਮਾਰਦਿਆਂ ਹੀ ਉੱਡ_ਜਾਵੇਗਾ । ਕੌਨਾਂ 'ਚ 
ਚਾਂਦੀ) ਦੇ ਬੁੰਦੇ ਅੰਗੂਰ-ਗੂੱਛਿਆਂ ਵਾਂਗ ਪਲਮ ਰਹੇ ਜੀਹਨਾਂ 'ਚ ਉਹਦੀ ਇਕ ਸੁਨਹਿਰੀ 
ਲਿਟ ਬੁਰੀ ਤਰ੍ਹਾਂ ਉਲਝੀ ਹੋਈ ਹੈ । ਮੌਲੇਂ ਗੌਡਾਸੋ ਵਾਲੇ ਦਾ ਜੀਅ ਕੀਤਾ ਕਿ ਉਹ 
ਪੇਲਿਆਂ ਪੋਲਿਆਂ ਇਸ ਲਿਟ ਨੰ ਨੂੰ ਛੁਡਾ ਰਾਜੋ ਦੇ ਕੈਨ ਪਿਛੇ ਟੁੰਗ ਦੇਵੇ, ਜਾਂ ਛੁਡਾਕੇ ਉੱਝ 
ਹੀ ਛੱਡ ਦੇਵੇ, ਜਾਂ ਆਪਣੀ ਹਥੋਲੀ 'ਤੇ ਖਿਲਾਰ ਉਹਦਾ ਇਕ ਇਕ ਵਾਲ ਗਿਣੇ, ਜ.. 

ਮਾਂ ਤੱਕੜੀ ਲੈ ਕੇ ਆਈ ਤਾਂ ਰਾਜੋ ਕਹਿਣ ਲੱਗੀ--ਪਹਿਲਾਂ ਵੇਖ ਲੈ ਸਜ 


ਸਿਰਜਣਾ 19 


ਰਗੜ ਕੇ ਸੁਘ ਲੈ । ਅੱਜ ਸਵੇਰੇ ਹੀ ਤਾਜ਼ਾ ਮੱਖਣ ਗਰਮ ਕੀਤਾ ਸੀ--ਪਰ ਸੁੰਘ ਲੈ 
ਪਹਿਲਾਂ... 

--ਨਾਂ ਧੀਏ ! ਮੈ ਤਾਂ ਨੀ ਸੰਘਦੀ, ਮਾਂ ਬੋਲੀ, ਮੇਰਾ ਤਾਂ ਰੋਜ਼ਾ ਟੁੱਟ ਜਾਵੇਗਾ । 
ਫ਼ਿਰ ਉਹ ਰਜੋ ਨੂੰ ਘੂਰ ਘੂਰ ਵੇਖਣ ਲੱਗੀ, ਤੇ ਕੁਝ ਚਿਰ ਪਿਛੋ' ਬੋਲੀ -ਤ੍ਰੰ ਗ਼ੁਲਾਮ 
ਅਲੀ ਦੀ ਧੀ ਤਾਂ ਨੀ ? 

--ਹਾਂ। 

=-ਤਾਂ ਫੇਰ ਜਾਹ । ਮਾਂ ਨੇ ਤੱਕੜੀ ਪਾਸੇ ਵਗਾਹ ਮਾਰੀ--ਤੇਰਾ ਹੌਸਲਾ ਕਿਵੇ 
ਪਿਆ ਮੇਰੇ ਘਰ ਪੈਰ ਪਾਉਣ ਦਾ । ਰਿਸ਼ਤਾ ਕਤਲਾਂ ਦਾ ਤੇ ਸੌਦੇ ਘਿਓ ਦੇ ? ਜਾਹ ! 

ਫਿਰ ਉਹ ਮੌਲੇ ਵਲ ਹੋਈ--ਜੀਹਨਾਂ 'ਤੇ ਗੈਡਾਸਾ ਚਲ'ਈਦੈ ਉਹਨਾਂ ਨਾਲ ਘਿਓ 
ਦਾ ਲੈਣ ਦੇਣ ਨੀ ਹੂੰਦਾ, ਮੋਰੀ ਜਾਨ ! ਇਹ ਗੱਲੇ ਦੀ ਮੰਗੇਤਰ ਐ । ਗੱਲੇ ਦੀ --ਰੋਗੇ ਦੇ 
ਮੁੰਡੇ ਦੀ। 

ਰਾਜੋ ਦਾ ਚਿਹਰਾ ਕੈਨਾਂ ਤੀਕ ਲਾਲ ਹੋ ਗਿਆ । ਉਹ ਛੇਤੀ ਛੇਤੀ ਭਾਂਡੇ ਤੇ ਕਪੜਾ 
ਬੈਨ੍ਹ ਉਠਦਿਆਂ ਬੋਲੀ -ਤੁਹਾਡੇ ਸੀਨਿਆਂ 'ਚ ਦਿਲ ਨੇ ਕਿ ਖ਼ਸਖ਼ਸ ਦੇ ਦਾਣੇ ? 

ਮੌਲੇ ਦੇ ਮੂੰਹ 'ਤੇ ਜਿਵੇਂ ਇਕ ਪਾਸਿਓ' ਮਾੰ ਨੇ ਤੇ ਦੂਜੇ ਪਜਿਓ” ਰਾਜੋ ਨੇ ਚਪੇੜ 
ਕੱਢ ਮਾਰੀ ਹੋਵੇ । ਉਹ ਇੰਨਾ ਦੁਖੀ ਹੋਇਆ ਕਿ ਰਾਜੋ ਦੇ ਜਾਣ ਪਿਛੋ ਜਲਦੀ ਦੁਪਹਿਰ 
'ਚ ਛੱਤ 'ਤੇ ਮੰਜੀ ਡਾਹ ਪੈ ਗਿਆ। ਬਹੁਤ ਦੇਰ ਉੱਝ ਹੀ ਧੁੱਪ 'ਚ ਪਿਆ ਰਿਹ' ਤੇ ਜਦੋ” 
ਉਹਦੀ ਮਾਂ ਉਪਰ ਆਈ ਤਾਂ ਉਹ ਰੋ ਰਿਹ' ਸੀ । 

--ਤੂੰ ਤਾਂ ਰੋਂਦਾ ਪਿਐਂ', ਮੌਲੇ ? ਮਾਂ ਨੇ ਪੁਛਿਆ । 

ਤੇ ਮੌਲਾ ਬੋਲਿਆ--ਤਾਂ ਕੀ ਹੁਣ ਰੋਵਾਂ ਵੀ ਨਾ, ਮਾਂ ! 

ਮਾਂ ਚਕਤਾ ਕੇ ਉਹਵੇ ਕੌਲ ਬਹ ਗਈ । ਉਹ ਪੁੱਤਰ ਦੇ ਸਵਾਲ ਵਿਚ ਆਪਣੇ 
ਸਵਾਲਾਂ ਦਾ ਜਵਾਬ ਲਭ ਰਹੀ ਸੀ । 

ਹੁਣ ਮੌਲਾ ਘਰ ਵਿਚ ਵੀ ਨਹੀ` ਬੈਠਦਾ ਸੀ । ਸਾਰਾ ਦਿਨ ਬੱਸ ਦੇ ਅੱਡੇ 'ਤੇ ਨੂਰੇ 
ਨਾਈ ਦੀ ਦੁਕਾਨ ਤੇ ਪਿਆ ਰਹਿੰਦਾ ਸੀ । ਨੂਰੇ ਨੇ ਅੱਡੇ 'ਤੇ ਚਾਹ ਦੀ ਦੁਕਾਨ ਖੋਲ੍ਹੀ 
ਹੋਈ ਸੀ । ਆਥਣੇ ਜਦੋ ਬੱਸ ਆਉਦੀ ਤਾਂ ਸਾਰੇ ਪਿੰਡ ਦੇ ਨੌਜਵਾਨ ਤੇ ਬੱਰੇ ਉਥੇ ਇਕੱਠੇ 
ਹੋ ਜਾਂਦੇ । ਨੂਰੇ ਦੀ ਚਾਹ ਪੀ'ਦੇ ਤੇ ਡਰਾਈਵਰ ਤੌ" ਸ਼ਹਿਰ ਦੀਆਂ ਖ਼ਬਰਾਂ ਸੁਣਦੇ । ਮੌਲਾ 
ਉਹਨਾਂ ਤੋਂ ਵੱਖਰ' ਇਕ ਮੰਜੀ 'ਤੇ ਪਿਆ ਅਸਮਾਨ ਨੂੰ ਘੂਰਦਾ ਰਹਿੰਦਾ । ਲੌਕ ਹੁਣ 
ਉਹਦੇ ਆਦੀ ਹੋ ਗਏ ਸਨ । ਉਹ ਉਹਦੇ ਕੋਲੋਂ` ਹੁੱਕਾ ਵੀ ਚੁੱਕ ਲਿਆਉਂਦੇ, ਪਰ ਕਿਸੇ 
ਵਿਚ ਉਹਦੀ ਡਾਂਗ ਛੋਹਣ ਜਾਂ ਟੱਪਣ ਦਾ ਹੌਸਲਾ ਨਹੀ” ਸੀ ਜਿਹੜੀ ਮੰਜੀ ਨਾਲ ਲੱਗੀ 
ਬੱਸ ਦੇ ਇੰਜਣ ਤਕ ਤਣੀ ਰਹਿੰਦੀ ਸੀ । 

ਫਿਰ ਇਕ ਦਿਨ ਜਰੋ' ਲਾਰੀ ਆਈ ਤੇ ਮੁਸਾਫ਼ਰ ਉਤਰਨ ਲੱਗੇ ਤਾਂ ਇਕਦਮ 
ਜਿਵੇ` ਸਾਰੇ ਅੱਤੇ 'ਚ ਉੱਲ੍ਹੂ ਬੋਲ ਗਿਆ । ਲਾਰੀ ਵਿਚੋਂ” ਰੌਗੇ ਦਾ ਮੁੰਡਾ ਉਤਰਿਆ--ਨਾਲ 
ਚਾਰ ਕੱਦਾਵਰ ਗੱਭਰੂ । ਫਿਰ ਪੰਜੇ ਇਕ ਪਾਸੇ ਹੋ ਕੇ ਗੱਲਾਂ ਕਰਨ ਲੱਗ ਪਏ । 


੮੦.% . 


ਮੌਲੇ ਨੇ ਇਸ ਸੱਨਾਟੇ ਨਾਲ ਕੰਨ ਚੁੱਕੇ ਤੇ ਉੱਠ ਕੇ ਬਹਿ ਗਿਆਂ । ਉਹਨੇ ਸਾਰੀ 


20 ਸਿਰਜਣਾ 


ਭੀੜ ਸਿਮਟ ਕੇ ਨੂਰੇ ਦੀ ਕੰਧ ਨਾਲ ਲੱਗੀ ਵੇਖੀ । ਸਾਹਮਣੇ ਖਲੌਤਾ ਗੱਲਾ ਉਹਦੇ ਵੱਲ 
ਇਸ਼ਾਰਾ ਕਰ ਰਿਹਾ ਸੀ । ਉਹਨੇ ਫੁਰਤੀ ਨਾਲ ਪੈਰ ਹੇਠਾਂ ਲਮਕਾ ਡਾਂਗ `ਤੇ ਗੰਡਾਸਾ 
ਚੜ੍ਹਾਇਆ, ਤੇ ਬੜੇ ਕਣ ਨਾਲ ਬੋਲਿਆ--ਹੁੱਕਾ ਲਿਆ ਨੂਰੇ ! ਤੇ ਪੀਲਾ ਜ਼ਰਦ ਹੋਇਆ 
ਨੂਰਾ ਹੁੱਕਾ ਉਹਦੇ ਕੋਲ ਰੱਖ ਕੰਬਦਿਆਂ ਦੁਕਾਨ ਅੰਦਰ ਜਾ ਵੜਿਆ । 

ਪੰਜ ਆਦਮੀ ਲਾਰੀ ਤੋ” ਕੁਝ ਦੂਰ ਇਕ ਕਤਾਰ 'ਚ ਖਲੋਤੇ ਘੂਰ ਘੂਰ ਮੌਲੋਂ ਵਲ 
ਤੱਕਣ ਲੱਗੇ । ਮੌਲੋ ਨੇ ਬੇਪਰਵਾਹੀ ਨਾਲ ਇਕ ਲੰਮਾ ਕਸ਼ ਖਿੱਚ ਧੂਆਂ ਅਸਮਾਨ ਵਲ ਉਡਾ 
ਦਿਤਾ । ਰ੍ 

--ਮੌਲੋਂ ! ਗੱਲਾ ਲਲਕਾਰਿਆ । 

--ਬੋਲ ! ਐਤਕੀ' ਮੌਲੋਂ ਨੇ ਧੂਆਂ ਗੱਲੇ ਵਲ ਛੱਡਿਆ । 

“`ਅਸੀ' ਤੈਨੂੰ ਕੁਝ ਆਖਣ ਆਏ ਆਂ । 

--ਕੇਰੋ, ਕਹੋ ! 

--ਰੈਡਾਸ਼ਾ ਪਾਸੇ ਰਖਦੇ--ਅਸੀਂ' ਵੀ ਖ਼ਾਲੀ ਹੱਥ ਆਂ । 

ਲਓ, ਮੌਲੋਂ ਨੇ ਡਾਂਗ ਪਰ੍ਹਾਂ ਵਗਾਹ ਮਾਰੀ । 

ਪੰਜੇ ਹੌਲੀ ਹੌਲੀ ਉਹਦੇ ਵਲ ਵਧਣ ਲੱਗੇ । 

ਸਾਰੇ ਲੋਕ ਜਿਵੇ' ਕੰਧ ਨਾਲ ਚਿੰਝੜ ਗਏ । ਬੱਚੇ ਬਹੁਤ ਪਿੱਛੇ ਹਟ ਘੁਮਿਆਰਾਂ 
ਦੇ ਆਵੇ 'ਤੇ ਚੜ੍ਹ ਗਏ ਸਨ । 

-ਕੀ ਗੱਲ ਐ ? ਮੌਲੇ ਨੇ ਗੱਲੋਂ ਨੂੰ ਪੁੱਛਿਆ । 

ਗੱਲਾ ਉਹਦੇ ਸਿਰ 'ਤੇ ਆ ਬੋਲਿਆ--ਤੂੰ` ਚੌਧਰੀ ਮੁਜ਼ੱਫਰ ਦਾ ਮਾਲ ਰੋਕਿਆ 
ਸੀ ? 

-ਦਾਂ, ਮੈਲੇ ਨੇ ਬੜੇ ਠਰ੍ਹੇਮੋ ਨਾਲ ਆਖਿਆ--ਫੇਰ ? 

ਗੱਲੋਂ ਨੇ ਤਿਰਛੀਆਂ ਨਜ਼ਰਾਂ ਨਾਲ ਆਪਣੇ ਸਾਥੀਆਂ ਵਲ _ਤੱ“ਕਿਆ ਤੇ ਗਲਾ ਸਾਫ਼ 
ਕਰਦਿਆਂ ਬੋਲਿਆ --ਚੌ੍‌ਧਰੀ ਨੇ ਇਹਦ' ਇਨਾਮ ਘਲਇਐ ਤੈਨੂੰ, ਤੇ ਆਖਿਐ ਕਿ 
ਇਹ ਇਨਾਮ ਅਸੀਂ ਤੈਨੂੰ ਸਾਰੇ ਪਿੰਡ ਸਾਹਮਣੇ ਤੇਰੇ ਹਵਾਲੇ ਕਰੀਏ । 

` ਇਨਾਮ ? ਮੌਲੋ ਨੇ ਹੈਰਾਨੀ ਨਾਲ ਆਖਿਆ - ਆਖ਼ਰ ਗੱਲ ਕੀ ਐ ? 

ਗੱਲੋਂ ਨੇ ਵੱਟ ਕੇ ਚਪੇੜ ਉਹਦੇ ਮੂੰਹ 'ਤੇ ਜੜੀ ਤੇ ਬਿਜਲੀ ਵਾਂਗ ਪਿਡਾਂਹ ਹਟਦਿਆਂ 
ਬੋਲਿਆ--ਇਹ ਗੱਲ ਐ ! 

ਤੜਫਦੇ ਮੌਲੋ ਨੇ ਡਾਂਗ ਚੁੱਕ ਲਈ । ਡੁੱਬਦੇ ਸੂਰਜ ਦੀ ਲਾਲੀ ਵਿਚ ਗੌਡਾਸਾ ਚਿੰਗਿ- 
ਆੜੇ ਵਾਂਗ ਚਮਕਿਆ । ਪੰਜੇ ਆਦਮੀ ਜ਼ੈਰ ਮਨੁੱਖੀ ਤੇਜ਼ੀ ਨਾਲ ਨੱਸ ਪਏ --ਪਰ ਗੱਲਾ 
ਬੱਸ ਦੇ ਪਰਲੋਂ ਪਾਸੇ ਕੌਕਰਾਂ 'ਤੇ ਤਿਲ੍ਹਕ ਡਿਗ ਪਿਆ, ਉਡਿਆ ਆਉਂਦਾ ਮੌਲਾ ਰੁਕਿਆ, 
ਉਠਿਆ ਹੋਇਆ ਗੌਡਾਸਾ ਝੁਕਿਆ ਤੇ ਜਿਹੜੇ ਜਾਵੀਏ `ਤੇ ਝੁਕਿਆ ਸੀ ਉਥੇ ਹੀ ਝੁਕਿਆ 
ਰਹਿ ਗਿਆ । 

ਚੁੱਪ ਚਾਪ ਲੌਕ ਕੈਧ ਨਾਲੋ ਹਟ ਅਗਾਂਹ ਆ ਰਹੇ ਸਨ । ਬੱਚੇ ਵੀ ਆਵੇ ਦੀ 
ਸੁਆਹ ਉਡ'ਉੱ'ਦੇ ਭੱਜ ਆਏ । ਨੂਰਾ ਦੁਕਾਨ ਤੋ ਬਾਹਰ ਆ ਗਿਆ। 


ਸਿਰਹਣਾ 21 


ਗੱਲੇ ਨੇ ਆਪਣੀਆਂ ਉੱ'ਗਲਾਂ ਤੇ ਪੰਜੇ ਇੰਝ ਧਰਤੀ ਵਿਚ ਗੱਡੇ ਹੋਏ ਸਨ ਜਿਵੇ” 
ਪਤਾਲ ਵਿਚ ਲੱਥ ਜਾਏਗਾ--ਤੇ ਫਿਰ ਘੜੀ ਦੀ ਘੜੀ ਬੇਹਿਸ ਹੋਇਆ ਮੌਲਾ ਮੁੜ ਹਰਕਤ 
ਵਿਚ ਆ ਅਗਾਂਹ ਵਧਿਆ । ਡਾਂਗ ਦੂਰ ਦੁਕਾਨ ਵਲ ਵਗਾਹ ਮਾਰੀ ਅਤੇ ਗੱਲੋਂ ਨੂੰ ਬਾਹੋ” 
ਫੜ ਉਠਾਂਦਿਆਂ ਬੜੀ ਨਰਮੀ ਨਾਲ ਬੋਲਿਆ- ਚੌਧਰੀ ਨੂੰ ਮੇਰਾ ਸਲਾਮ ਦੇਵੀ” ਤੇ ਆਖੀ” 
ਇਨਾਮ ਮਿਲ ਗਿਐ--ਰਸੀਦ ਮੈ' ਆਪ ਪੁਚਾਉਣ ਆਵਾਂਗਾ । 

ਫਿਰ ਉਹਨੇ ਹੌਲ) ਹੌਲੀ ਗੱਲੋਂ ਦੇ ਕੱਪੜੇ ਝਾੜੇ । ਉਹਦੇ ਡਿੱਗੇ ਹੋਏ ਤਰਲੇ ਨੂੰ 
ਸਿਧਿਆਂ ਕੀਤਾ ਤੇ ਕਹਿਣ ਲਗਿਆ--ਰਸੀਦ ਤਾਂ ਖ਼ੈਰ ਮੈ” ਤੈਨੂੰ ਵੀ ਦੇ ਦਿੰਦਾ । ਪਰ 
ਤ੍ੰ ਤਾਂ ਲਾੜਾ ਬਣਨੈ ਅਜੇ--ਏਸ ਲਈ ਜਾਹ, ਆਪਣਾ ਕੌਮ ਕਰ । 

ਗੱਲਾ ਸਿਰ ਝੁਕਾਈ ਹੌਲੀ ਹੌਲੀ ਗਲੀ ਵਿਚ ਮੁੜ ਗਿਆ--ਮੌਲਾ ਹੌਲੀ ਹੌਲੀ ਮੰਜੀ 
ਵਲ ਵਧਣ ਲੱਗਿਆ ਤੇ ਲੌਕ ਉਸੇ ਰਫ਼ਤਾਰ ਨਾਲ ਪਿਛਾਂਹ ਹਟਣ ਲੱਗੇ । ਜਦੋ" ਉਹ 
ਮੰਜੀ 'ਤੇ ਬੈਠਣ ਲਗਿਆ ਤਾਂ ਅਚਾਨਕ ਘੁਮਿਆਰਾਂ ਦੇ ਆਵੇ ਵਲੋ" ਉਹਦੀ ਮਾਂ ਦੁਹੱਥੜੀ 
ਪਿਟਦੀ ਆਈ ਅਤੇ ਮੌਲੋ ਕੋਲ ਆ ਬੜੀ _ਭਿਆਨਕਤਾ ਨਾਲ ਬੋਲਣ ਲੱਗ ਪਈ--ਤੈਨੂੰ 
ਗੱਲੋ ਨੇ ਚਪੇੜ ਮਾਰੀ ਤੇ ਤੂੰ ਪੀ ਗਿਆ ਚੁੱਪ ਚਾਪ ? ਤੂੰ ਤਾਂ ਮੋਰਾ ਹਲਾਲੀ ਪੁੱਤ ਸੈ', 
ਤੇਰਾ ਗੰਡਾਸਾ ਕਿਉ ਨਾ ਉਠਿਆ ? ਤੂੰ...ਮਾਂ ਸਿਰ ਪਿੱਟਦੀ ਅਚਾਨਕ ਰੂਕ ਗਈ ਅਤੇ 
ਅਤਿ ਨਰਮ ਆਵਾਜ਼ ਵਿਚ ਜਿਵੇਂ ਬਹੁਤ ਦੂਰੋ' ਬੋਲੀ--ਤੂੰ ਤਾਂ ਰੋ ਰਿਹੈ' ਮੌਲੇ ? 

ਤੇ ਮੌਲੇ ਗੌਡਾਸੇ ਵਲੋ ਨੇ ਮੰਜੀ 'ਤੇ ਬੈਠਦਿਆਂ ਆਪਣੀ ਬਾਂਹ ਅੱਖਾਂ “ਤੇ ਰਗੜੀ ਤੇ 
ਡੁਸਕਦੇ ਬੂਲ੍ਹਾਂ ਨਾਲ ਬਿਲਕੁਲ ਮਾਸ਼ੂਮ ਬੱਚਿਆਂ ਵਾਂਗ ਆਖਿਆ=-ਤਾਂ ਕੀ ਹੁਣ ਰੋਵਾਂ ਵੀ 
ਨਾਮਾਂ? 

[ ਅਨੁਵਾਦਕ : ਰਘੁਬੀਰ ਢੇਡ ] 


22 ਸਿਰਜਣਾ 


ਸਿਰਜਣਾਂ 


ਪ੍ਰੀਤਮ ਬੇਲੀ 
ਡਰਨਾ 


ਇਕ ਭੂਮੀ-ਹੀਣ ਕਿਸਾਨ ਨੇ 
ਆਪਣਾ ਸਭ ਕੁਝ ਵੇਚ-ਵੱਟ ਕੇ, 
ਤਿੰਨ ਗਜ਼ ਜ਼ਮੀਨ ਖਰੀਦੀ । 


ਉਸ ਕੋਲ ਨਾ ਹਲ ਸੀ 
ਤੇ ਨਾ ਬੌਲਦ, 

ਨਾ ਖਾਦ ਸੀ 

ਤੇ ਨਾ ਬੀਜ । 


ਆਪਣੇ ਹੱਥਾਂ ਨਾਲ ਉਹਨੇ ਜ਼ਮੀਨ ਸਾਫ਼ ਕੀਤੀ, 
ਲੱਤਾਂ ਨਾਲ ਵਾਹੀ, 

ਪੈਰਾਂ ਨਾਲ ਸਿਆੜ ਬਣਾਏ, 

ਮੁੜ੍ਹਕੇ ਦੀ ਖਾਦ ਪਾਈ, 

ਤੋਂ ਜਦ ਬੀਜਣ ਨੂੰ ਕੁਝ ਵੀ ਨਾ ਮਿਲਿਆ 

ਤਾੰ ਆਪਣੇ ਹੰਝੂ ਬੀਜ ਦਿਤੇ । 


ਖੇਤ 'ਚੋ' ਬੜੀ ਹਾਹਾਕਾਰ ਉੱਗੀ । 


ਕਹਿੰਦੇ ਹਨ-- 

ਉਹਦੀ ਹਾਹਾਕਾਰ ਦੀ ਸੂਹ 

ਵੱਡੀ ਸਰਕਾਰ ਨੂੰ ਮਿਲੀ 

ਵੱਡੀ ਸਰਕਾਰ ਨੇ ਕਰਮਚਾਰੀ ਦੌੜਾਏ, 
ਕਰਮਚਾਰੀਆਂ ਨੇ ਜ਼ਮੀ'ਦਾਰ ਨੂੰ ਜਗਾਇਆ, 
(ਜਿਹਨੇ ਕੋਈ ਹਾਹਾਕਾਰ ਨਹੀਂ' ਸੀ ਸੁਣੀ ) 


ਅਗਲੇ ਦਿਨ 
ਜ਼ਮੀ'ਦਾਰ ਨਹਾ-ਥੋ ਕੇ 
ਆਪ ਉਸ ਤਿੰਨ-ਗਜ਼ੇ ਖੇਤ ਵਿਚ ਪੁੱਜਿਆ, 


ਹੈ ਤੈ 


24 


ਬੜਾ ਹੱਸਿਆ, 

ਤੇ ਭੂਮੀ-ਹੀਣ ਕਿਸਾਨ ਨੂੰ ਕਿਹਾ, 
“ਮੇਰ ਕੋਲ ਹਲ ਹਨ, 

ਬੋਲਦ ਹਨ, 

ਟ੍ਰੈਕਟਰ ਹਨ, 

ਤੇਰਾ ਖੇਤ ਮੈ ਵਾਹਾਂਗਾ, 
ਸਰਕਾਰੀ ਆਦੇਸ਼ ਹੈ ।` 


“ਮੈ ਕੀ ਕਰਾਂਗਾ, ਮਾਲਿਕ ?'' 
ਕਿਸਾਨ ਨੇ ਪੁੱਛਿਆ 


ਪੰ: 
"ਬਣੀ 


ਤ੍ਰੰ ਇਥੇ ਡਰਨਾ ਬਣ ਕੇ ਟਿਕਿਆਂ ਰਹਿ ।” 


ਕਹਿੰਦੇ ਹਨ-- 

ਭੂਮੀ-ਹੀਣ ਕਿਸਾਨ 

ਵਰ੍ਹਿਆਂ ਬੱਧੀ 

ਉਥੇ ਡਰਨਾ ਬਣ ਕੇ ਗੱਿਆ ਰਿਹਾਂ । 


ਸਰਕਾਰੀ ਕਾਗਜ਼ 
ਅੱਜ ਵੀ ਉਹਨੂੰ 


'ਭੂਮੀ-ਹੀਣ ਕਿਸਾਨ ਦਾ ਖੇਤ' ਕਹਿੰਦੇ ਹਨ । 7 


[271432 ਆਜ਼ਾਦ ਨਗਰ, ਜੈ ਪ੍ਰਕਾਸ਼ ਰੋਡ, ਅੰਧੇਰੀ(ਵੈਸਟ), ਬੋਬਈ-58] 


ਸਿਰਜਣਾ 


ਜਹਪਾਠ ਸਿੰਘ ਮਾਨ 
ਛਾਂ 


ਹਾਂ, ਘਰੇ ਲੜ ਕੇ ਆਇਆ ਸੀ ਅੱਜ ਸਕੂਲ ਜੱਸੀ। ਹਾਂ ਕਿੰਨੇ ਹੀ ਦਿਨ ਹੋ ਗਏ 
ਸਨ ਪਿਟਦੇ ਨੂੰ ਕਿ ਉਹ ਨੰਗੇ ਪੈਰੀ' ਪੜ੍ਹਨ ਸਕੂਲ ਕਿਵੇ ਜਾਵੇ ਤੋਂ ਸਕੂਲ ਮਾਸਟਰ 
ਦੀਆਂ ਝਾੜਾਂ ਕਿਉ' ਖਾਵੇ । ਕਿਉ ਉਸ ਦੇ ਜਮਾਤੀ ਮੁੰਡੇ ਅਧਿਆਪਕ ਸਾਹਮਣੇ ਉਸ ਦੇ 
ਤਰਸਮੰਦ ਚਿਹਰੇ ਵਲ ਬਿਟਰ ਬਿਟਰ ਝਾਕਣ । ਜਦੋ ਆਪ ਜੱਸੀ ਧੌਣ ਦੂਹਰੀ ਕਗੀ' 
ਆਪਣੇ ਪੈਰਾਂ ਵੱਠ ਝਾਕ ਰਿਹਾ ਹੋਵੇ ਅਤੇ ਮਾਸਟਰ ਉਸ ਨੂੰ ਵੱਖੀ ਤੇ ਚੂੰਢੀ ਵੱਢ ਕੇ ਤੜਫਾ 
ਤੜਫਾ ਅਨੰਦ ਲੈ ਰਿਹਾ ਹੋਵੇ । ਆਖੇ : ਕਾਕ' ਜਸਵੀਰ ਸਿਹਾਂ ਤ੍ਰ ਐਨਾ ਸੁਹਣਾ ਸ਼ਰੀਫ 
ਮੁੰਡਾ, ਤੈਨੂੰ ਅਜੇ ਤਕ ਇਹ ਗਿਆਨ ਕਿਉ” ਨਹੀ ਹੋਇਆ ਕਿ ਬੀਬੇ ਬੱਚੇ ਸਕੂਲੇ ਵਰਦੀ 
ਬਿਨਾਂ ਨਹੀਂ ਆਇਆ ਕਰਦੇ । ਤੇ ਤ੍ਰੰ ਪਿੱਲੋ ਜਿਹੇ ਮੂੰਹ ਵਾਲਿਆ ਜੁੱਤੇ ਵੀ ਨਹੀਂ” ਪਾ ਕੇ 
ਆਉਂਦਾ । ਫੱਟੀ ਤ੍ਰੰ ਘਰ ਭੁੱਲ ਆਇਆ । ਘਰ ਕੱਢਣ ਲਈ ਦਿੱਤੇ ਨਫ਼ੇ ਘਾਟੇ ਦੇ ਸਵਾਲ 
ਅਖੇ ਜੀ ਕਾਪੀ ਮੁੱਕ ਗਈ । ਬੱਚੂ ਇਉ” ਤਾਂ ਕੌਮ ਨਹੀ” ਚੱਲਣਾ.. । 

ਘਰਦਿਆਂ ਦਾ ਕੀ ਜਾਂਦਾ । ਹੱਥ ਜੱਸੀ ਦੇ ਪੁੱਠੇ ਕਰਾ ਕੇ ਮਾਸਟਰ ਡੰਡਾ ਗੰਢਾਂ 
ਮਾਰਦਾ । ਤੇ ਜੱਸੀ ਹੱਥ ਨੂੰ ਟੰਗਾਂ ਵਿਚਾਲੇ ਲੈ ਕੇ ਦੂਹਰਾ ਹੋ ਜਾਂਦਾ । ਬੇਬੇ ਨੂੰ ਦੋ ਦੋ ਘੰਟੇ 
ਕੌਨ ਫੜਨੇ ਪੈਣ ਤਾਂ ਪਤਾ ਲੱਗੇ । ਹਰ ਰੋਜ਼ ਕਹਿ ਦਊ : ਪੁੱਤ ਕੋਈ ਗੱਲ ਨਹੀ । 
ਮਾਸਟਰ ਨੂੰ ਮੈ' ਆਖ ਦਿਊ'ਗੀ ਤੈਨੂੰ ਕੁਝ ਨਾ ਕਹੇ । ਤੂੰ ਮੇਰਾ ਨਾਂ ਲੈ ਕੇ ਆਖ ਦੇਈਂ, 
ਕਹੁ ਜੀ ਮੇਰੀ ਬੇਬੇ ਕਹਿੰਦੀ ਸੀ ਕਲ੍ਹ ਨੂੰ ਅਸੀ" ਬੂਟ ਲੈਣ ਸ਼ਹਿਰ ਜਾਵਾਂਗੇ ਤੇ ਨਾਲੋ 
ਕਾਪੀਆਂ ਵੀ ਲਿਆਵਾਂਗੇ । ਮੈਂ ਤੈਨੂੰ ਸੁਹਣੇ ਕਪੜੇ ਦੇ ਬੂਟ ਲੈ ਕੇ ਦਿਉ'ਗੀ । ਦੱਸ ਬੂਟੀ- 
ਆਂ ਵਾਲੇ ਲਵੇਗਾ ਜਾਂ ਚਿੱਟੇ.-.। ਪਰ ਇਹ ਮਿੱਠੇ ਪੌਚੇ ਉਹ ਮਾਸਟਰ ਅੱਗੇ ਲਿਜਾ ਕੇ 
ਕਿਵੇ' ਰੱਖੋ ! ਮਾਸਟਰ ਨੂੰ ਇਹਨਾਂ ਅਟਕਲਾਂ ਨਾਲ ਕੀ । 

ਜੱਜੀ ਕੁਝ ਨਾ ਸਮਝ ਸਕਦਾ ਕਿਉ ਉਸ ਦੀ ਮਾਂ ਹਰ ਰੋਜ਼ ਉਸ ਨੂੰ ਵਰਦੀ ਬੂਟ 
ਪਵਾਉਣ ਦੀ ਥਾਂ ਪੁਚਕਾਰ ਕੇ ਸਕੂਲ ਨੂੰ ਟੋਰ ਦਿੰਦੀ ਸੀ । ਨਿੱਤ ਨਵਾਂ ਲਾਰਾ ਦੇ ਕੇ । 
ਕਿਉ” ਉਸ ਨੂੰ ਗਾਜਨੀ ਦਾ ਵੱਡਾ ਸਾਰਾ ਜੀਅ ਭਰਵਾਂ ਖਲੇਂਪੜ ਫੱਟੀ ਪੌਚਣ ਲਈ ਨਹੀਂ ਸੀ 
ਮਿਲਦਾ । ਉਹ ਤਾਂ ਬੱਸ ਹੱਥਾਂ ਵਿਚ ਤਿਲਕ ਤਿਲਕ ਜਾਂਦੀਆਂ ਨਿੱਕੀਆਂ ਨਿੱਕੀਆਂ ਚਿੱਪਰਾਂ 
ਨੂੰ ਬੋਚਦਾ ਹਾਰ ਹੋ ਜਾਂਦਾ ਅਤੇ ਫੱਟੀ ਪੋਚਦਾ ਪੋਚਦਾ ਕਣਤਾਉਣ ਲਗਦਾ । ਬਿੱਝ ਵਿਚ ਮਾਂ 
ਦਾ ਕਿਹ' ਮੰਨਣ ਤੋਂ ਇਨਕਾਰ ਕਰ ਦਿੰਦਾ । ਅਣਪੋਚੀ ਫੱਟੀ ਸਕੂਲ ਲਿਜਾਣ ਦੀ ਥਾਂ 
ਜਾਣ ਬੁੱਝ ਕੇ ਘਰੇ 'ਭੁੱਲ' ਜਾਂਦਾ । ਦਵਾਤ ਵਿਚੋ ਕਾਲੀ ਸਿਆਹੀ ਮੁੱਕ ਜਾਣ ਤੇ ਉਹ 
ਦਵਾਤ ਵਿਚ ਪਾਣੀ ਪਾ ਕੇ ਦੋਹਾਂ ਹੱਥਾਂ ਨਾਲ ਕਾਨੀ ਮਹਣੀ ਵਾਂਗ ਫੋਰਦਾ ਹੋਇਆ, 
'ਜਿਆਹੀਏ ਸਿਆਂਹੀਏ ਪੱਕੜ ਹੋ' ਕਰਦਾ ਮਰ ਜਾਂਦਾ । ਸਿਆਹੀ ਦੀ ਪੁੜੀ ਪਿੱਛੇ ਕਈ 


0੫੭ 


ਸਿਰਜਣਾ 25 


ਵਾਰ ਭੁਈੀ'ਏ ਲਿਟ ਲਿਟ ਕੇ ਬੁਰਾ ਹਾਲ ਕਰ ਲੈਦਾ । ਕਿੱਡਾ ਜਿੱਦਲ ਹੈ ਨੀ । --ਉੱਤੋ 
ਗੁਆਂਢਣਾਂ ਦੁਖਦੇ 'ਤੇ ਸੱਟ ਮਾਰਦੀਆਂ । ਸਵਾਲਾਂ ਦੀ ਕਾਪੀ ਖ਼ਤਮ ਹੋ ਗਈ ਤਾਂ ਬੇਬੇ ਨੇ 
ਛੇਤੀ ਛੇਤੀ ਉਹ ਵੀ ਲਿਆ ਕੇ ਨਾ ਦੇਣੀ । ਉਹ ਘਰ ਲੋਈ ਦੱਸਿਆ ਸਕੂਲ ਦਾ ਕੌਮ 
ਕਿਵੇ ਕਰਦਾ ? ਸਕੂਲ ਵਿਚ ਮਿਲਣ ਵਾਲੀ ਸਜ਼ਾ ਦੇ ਸੰਸੇ ਦਾ ਮਾਰਿਆ ਉਹ ਆਪਣੀ 
ਵਿਹਲ ਨੂੰ ਵੀ ਤਸੱਲੀ ਨਾਲ ਨਾ ਮਾਣ ਸਕਦਾ । ਘਰੇ ਬੇਬੋ ਨਾਲ ਲੜ _ਝਗੜ ਕੇ ਉਹ 
ਕੱਲਰਾਂ ਵਿਚ ਖੇਡਣ ਲਈ ਭੱਜ ਜਾਂਦਾ ਤੇ ਡੰਡਿਆਂ ਦੀ ਮਾਰ ਦਾ ਦਬਿਆ ਦਬਿਆ ਮ਼ੌਫ 
ਲੈ ਕੇ ਸਾਰੀ ਆਥਣ ਖਿੱਦੋ ਖੂੰਡੀ ਖੇਡਦਾ ਰਹਿੰਦਾ । ਪਰ ਰਾਤ ਪੈਣ 'ਤੇ ਉਸ ਨੂੰ ਸਕੂਲ 
ਮਾਸਟਰ ਦੇ ਡੰਡਿਆਂ ਦਾ ਡਰ ਆਉਣ ਲਗਦਾ । ਰਾਤ ਨੂੰ ਸੁੱਤਾ ਪਿਆ ਉਹ ਚੀਕਦਾ । 
ਸਵੇਰੇ ਸਕੂਲ ਜਾਣ ਸਮੇ ਉਹ ਖਰੂਦ ਕਰਨ ਲਗਦਾ, ਬਸਤਾ ਵਗਾਹ ਵਗਾਹ ਕੇ ਮਾਰਦਾ, 
ਰੋਦਾ ਕੁਰਲਾਂਦਾ ਰਿਹਾੜ ਕਰਦਾ । ਬੇਬੇ ਦੇਹਲੀ ਵਿਚ ਖੜੀ ਪੁਚਕਾਰ ਪੁਚਕਾਰ ਉਸ ਦਾ 
ਹੱਥ ਫੜ ਕੇ ਉਸ ਨੂੰ ਜਕੂਲ ਵਲ ਉਕਸਾਉ'ਦੀ । ਖਾਹਮੁਖਾਹ ਮੁਸਕਰਾਉਣ ਦਾ ਯਤਨ 
ਕਰਦੀ ਉਸ ਨੂੰ ਹੋਰ ਚਿੜਾ ਦਿੰਦੀ । ਜੱਸੀ ਦੇ ਹਿਰਖ ਦੀ ਉਦੋਂ” ਸਿਖ਼ਰ ਹੋ ਜਾਂਦੀ ਜਦੋ” 
ਉਹ ਵੱਟੀ ਹੋਈ ਮੁੱਕੀ ਆਪਣੀ ਬੇਬੇ ਦੇ ਮਾਰਨ ਲਗਦਾ ਤੇ ਮੁੱਕੀ ਬੇਬੇ ਦੀ ਮਲਾਗੀਰੀ 
ਲੀਨਨ ਦੀ ਕਮੀਜ਼ ਦੇ ਘੇਰੇ ਵਿਚ ਅਟਕ ਕੇ ਰਹਿ ਜਾਂਦੀ । ਉਸ ਦੀਆਂ ਅੱਖਾਂ ਤੇ ਖਾਖਾਂ 
ਚਾਰੇ ਇਕੱਠੀਆਂ ਭਰ ਕੇ ਵਗ ਤੁਰਦੀਆਂ । ਬੇਬੇ ਆਪਣੇ ਪਾਟੇ ਹੱਥਾਂ ਨਾਲ ਉਸ ਦਾ ਸਿਰ 
ਪਲੌਸਦੀ, ਉਸ ਦੀਆਂ ਅੱਖਾਂ ਤੇ ਗਲ੍ਹਾਂ ਪੂੰਝਦੀ, ਉਦੋ ਬੇਬੇ ਦੇ ਖੁਰਦਰੇ ਹੱਥ ਜੱਸੀ ਦੇ ਮੂੰਹ 
ਨੂੰ ਡਾਹਢੇ ਸਖ਼ਤ ਲਗਦੇ । ਉਹ ਆਥਣ ਨੂੰ ਜ਼ਰੂਰ ਕਾਪੀ ਸਿਆਹੀ ਲੈ ਕੇ ਦੇਣ ਦਾ ਇਕਰਾਰ 
ਕਰਦੀ । ਉਸ ਦੇ ਹਾੜੇ ਕੱਢਦੀ । ਬੇਬੇ ਦੀ ਬੁੱਕਲ ਦਾ ਕੂਲਾਪਣ ਜੱਸੀ ਨੂੰ ਮੋਹ ਨਾਲ ਭਰ 
ਦਿੰਦਾ । ਉਹ ਪਸੀਜ ਕੇ ਭਰਿਆ ਪੀਤ ਘਰੋ ਸਕੂਲ ਲਈ ਚੱਲ ਪੈਦਾ । 'ਕੁੜੇ ਹਥਾਈ) 
ਵਾਲੇ ਸਕੂਲ ਦਾ ਮਾਸਟਰ ਤਾਂ ਹੈ ਈ ਭੈੜਾ । ਕਲ੍ਹ ਪ੍ਰਜਿੰਨੀ ਵਾਲਾ ਸਲੋਟ ਪਿਛੇ ਤੋਰ ਦਿੱਤਾ 
ਘਰ ਨੂੰ ।' ਫਿਰ ਵਿਹੜੇ ਵਿਚ ਜੁੜੀਆਂ ਦੋ ਜਣੀਆਂ ਗੱਲਾਂ ਕਰਦੀਆਂ । 

ਬੱਸ ਰੋਜ਼ਾਨਾ ਇਸੇ ਤਰ੍ਹਾਂ ਹੁੰਦਾ । 

ਅੱਜ ਵੀ ਸਕੂਲ ਲਈ ਇਹੋ ਜਿਹੇ ਸੌਣ ਮਨਾ ਕੇ ਘਰੋ" ਨਿਕਲਿਆ ਸੀ ਜੱਸੀ । ਮਸਾਂ 
ਮਸਾਂ ਉਹ ਅੱਧ-ਦਿਲੀ ਨਾਲ ਸਕੂਲ ਪਹੁੰਚਿਆ । ਡਿਊਟੀ ਵਾਲੇ ਵਿਦਿਆਰਥੀ ਦਲਾਨ 
ਵਿਚ ਤੱਪੜ ਵਿਛਾ ਰਹੇ ਸਨ, ਬਲੈਕ ਬੋਰਡ ਸਾਫ਼ ਕਰ ਰਹੇ ਸਨ ਤੇ ਵਿਹੜੇ ਵਿਚ ਪਾਣੀ 
ਛਿੜਕ ਰਹੇ ਸਨ । ਹਾਸਾ, ਠੱਠਾ ਤੇ ਮਸ਼ਕਰੀਆਂ ਕਰਦੇ ਉਹ ਜੱਸੀ ਨੂੰ ਠਿੱਠ ਕਰਦੇ ਜਾਪੇ । 
ਅੱਜ ਜੱਸੀ ਨੂੰ ਸਕੂਲ ਵਿਚ ਪਹੁੰਚ ਕੇ ਨਾ ਕਿਸੇ ਦੇ ਉੱ'ਗਲ ਲਾਉਣ ਦੀ ਸੁੱਝੀ, ਨਾ ਕਿਸੇ 
`ਤੇ ਤੱਪੜ ਦਾ ਗਰਦ' ਝਾੜਨ ਦੀ । ਭਾਵੇ' ਮਾਸਟਰ ਉਸ ਨੂੰ ਕਈ ਵਾਰ ਖਰੂਦੀ ਤੇ ਮੁੰਡੇ 
ਉਸ ਨੂੰ ਲੜਾਈਆਂ ਦੀ ਜੜ੍ਹ ਆਖਦੇ ਸਨ । ਉਸ ਨੇ ਬਸਤਾ ਮੋਢਿਓ” ਲਾਹ ਕੇ ਤੱਪੜ 'ਤੇ 
ਰੱਖ ਦਿੱਤਾ । ਉਸ ਵਰਗੇ ਕਈ ਵਿਦਿਆਰਥੀ ਘਰ ਲਈ ਦਿੱਤੇ ਸਵਾਲਾਂ ਦਾ ਹੋਰਨਾਂ 
ਦੀਆਂ ਕਾਪੀਆਂ ਤੋ" ਉਤਾਰਾ ਲਾਹੁਣ ਵਿਚ ਜੁਟੇ ਹੋਏ ਸਨ । ਪਹਿਲੀ ਘੁੰਟੀ ਚਿਰਾਂ ਦੀ ਰੋ 
ਚੁੱਕੀ ਸੀ ਤੇ ਦੂਸਰੀ ਹੁਣ ਵੱਜੀ ਕਿ ਬਿੰਦ ਕੁ ਨੂੰ । ਉਚਾਟ ਹੋਏ ਜੱਸੀ ਨੇ ਮਨ ਲਾਉਣ ਦਾ 
ਯਤਨ ਕੀਤਾ । ਚਾਕ ਦਾ ਟੋਟਾ ਚੁੱਕ ਕੇ ਉਸ ਨੇ ਬਲੈਕ ਬੋਰਡ ਦੀ ਸੱਜੀ ਨੁੱਕਰ 'ਤੇ ਸੰਵਾਰ 


26 ਸਿਰਜਣਾ 


ਸੈਵਾਰ ਕੇ ਲਿਖਿਆ 'ਸ਼੍ਰੇਣੀ 111" ਅਤੇ ਉਸ ਦੇ ਹੇਠਾਂ ਮਿਤੀ...। ਡਿਊਣੀ ਵੀ ਇਹ ਉਸੇ 
ਦੀ ਸੀ । ਸਾਰੀ ਜਮਾਤ ਵਿਚ ਤਾਰੀਖ ਉਸੇ ਨੂੰ ਹੀ ਯਾਦ ਹੁੰਦੀ । 

“ਪਾਸਟਰ ਜੀ ! ਮਾਸਟਰ ਜੀ ! ਆ ਗਏ ਬਈ ਆ ਗਏ !” ਦੇ ਸ਼ੋਰ ਨਾਲ ਜੱਸੀ 
ਦਾ ਦਿਲ ਧੜਕਿਆ । ਪਰੇਅਰ ਦੀ ਘੰਟੀ ਖੜਕੀ । ਘਿਰਦੇ ਦਿਲ ਨਾਲ ਜੱਸੀ ਨੇ ਝੋਲੇ 
ਦੀਆਂ ਤਣੀਆਂ ਨੂੰ ਗੈਢਾਂ ਮਾਰੀਆਂ ਤੇ ਪਰੇਅਰ ਲਈ ਆਪਣੀ ਜਮਾਤ ਦੀ ਕਤਾਰ ਦੇ ਪਿਛੇਂ 
ਜਾ ਲੱਗਾ। ਵਰਦੀ ?... ਨੰਗੇ ਪੈਰ ? ਉਹ ਆਪਣੇਂ ਤੋ ਅਗਲੇ ਸਾਬੀ ਦੇ ਵਿਚ ਲੁਕਦਾ ਜਾ 
ਰਿਹਾ ਸੀ । ਪਰੇਅਰ ਤੋ' ਬਾਅਦ ਮਾਸਟਰ ਜੀ ਨੇ ਬਚਿਆਂ ਦੀ ਭੈੜੀ ਲਿਖਾਈ ਉਤੇ ਲੈਕ- 
ਚਿਰ ਦਿੱਤਾ ਅਤੇ ਸਾਰੀ ਜਮਾਤ ਨੂੰ ਆਪਣੀਆਂ ਕਾਨੀਆਂ ਦਿਖਾਉਣ ਲਈ ਕਿਹਾ । ਸ਼ਾਇਦ 
ਵਰਦੀ ਬਾਰੇ ਮਾਸਟਰ ਜੀ ਭੁੱਲ ਹੀ ਗਏ ਸਨ । ਜੱਸੀ ਨੇ ਸੁਖ ਦਾ ਸਾਹ ਲਿਆ । 

ਉਸ ਨੂੰ ਆਪਣੀ ਕਾਨੀ ਬੜੀ ਪਸੈਦ ਸੀ । ਨਾ ਟੁੱਟੇ ਨਾ ਭੱਜੇ ਨਾ ਹੀ ਛੇਤੀ ਘੜਨੀ 
ਪਵੇ । ਨਿੱਥ ਵਾਲੇ ਲਕੜੀ ਦੇ ਡੰਕ ਦਾ ਪਿਛਲਾ ਪਾਸਾ ਘੜ ਕੇ ਬਣਾਈ ਹੋਈ ਕਾਨੀ । 
ਰੋਲਡਰ ਦਾ ਹੋਲਡਰ, ਕਾਨੀ ਦੀ ਕਾਨੀ । ਉਹ ਸਵੈ ਭਰੋਸੇ ਨਾਲ ਝੋਲੇ ਵਿਚੋ ਆਪਣੀ 
ਦੋ-ਮੂੰਹੀ ਕਲਮ ਕੱਢ ਕੇ ਕਤਾਰ ਵਿਚ ਆ ਲੱਗਾ । ਤੇ ਮਾਸਟਰ ਜੀ ਇਕ ਸਿਰੋਂ ਤੋ ਮੁਆ= 
ਇਨਾ ਕਰਨ ਲੱਗੇ । ਜੱਸੀ ਨੇ ਆਪਣੀ ਵਾਰੀ ਆਉਣ 'ਤੇ ਪੁੱਠਾ ਡੈਕ ਅੱਗੇ ਕੀਤਾ । ਪਰ 
ਡੰਕ ਉਸ ਦੇ ਹਥੋ' ਨਿਕਲ ਕੇ ਮਾਸਟਰ ਜੀ ਦੇ ਹੱਥ ਵਿਚੋਂ ਹੁੰਦਾ ਹੋਇਆ ਕਿਜਲੀ ਦੀ 
ਰਫ਼ਤਾਰ ਨਾਲ ਚਾਰ ਦਿਵਾਰੀ ਤੋਂ ਬਾਹਰ ਜਾ ਡਿੱਗਾ। 'ਕਾੜ੍ਹ' ਕਰਦਾ ਥੱਪੜ ਪੈਣ `ਤੇ 
ਜੱਸੀ ਭੋਬਤਰ ਗਗਿਆ । 

'ਹਰ ਬਾਤ ਮੋ' ਅਟਕਲ-ਪੱਚੂ !' ਚਾਂਟਿਆੰ ਦੇ ਪਟਾਕਿਆਂ `ਚੋਂ” ਬੁੱਢਾ ਮਾਸਟਰ 
ਚਿੱਟੇ ਬਣਾਉਟੀ ਦੰਦ ਭਚੀੜਦਾ ਹੋਇਆ ਘੁਰਕਿਆ । ਬਾਕੀ ਮੁੰਡ ਮੁਸਕਰਾਏ । ਜੱਸੀ 
ਦੀਆਂ ਗਲ੍ਹਾਂ ਲਾਲ ਸਨ, ਉਸਦੀ ਮੁਸਕਰਾਹਟ 'ਵਿਚ ਖਿੱਝ ਤੇ ਪੀੜ ਰਲਗੱਡ ਸਨ । ਉਹਨੂੰ 
ਗਿਲਾ ਸੀ : ਕੋਈ ਨਾ...ਵਾਰੀ ਤੁਹਾਡੀ ਵੀ ਆਈ । ਫੇਰ ਆਪਣੀ ਵਾਰੀ $ ਏਸ ਤਰ੍ਹਾਂ 
ਪੈਂਦੀਆਂ ਹਰ ਰੋਜ਼ ਹੀ ਦੋ ਚਾਰ ਦੇ ਜ਼ਰੂਰ ਸਨ । ਕਿਸੇ ਦੀ ਫੱਟੀ ਪੋਚੀ ਹੋਈ ਨਹੀਂ, ਕਿਸੇ 
ਨੇ ਸਕੂਲ ਦਾ ਮਾਸਕ ਚੰਦਾ ਨਹੀ ਦਿੱਤਾ । ਕਈ ਤਾਂ ਦੂਹਰੀ ਦੂਹਰੀ ਮਾਰ ਖਾਂਦੇ ਨੇ-- 
ਨਾਲੇ ਘਰੋਂ ਨਾਲੇ ਸਕੂਲੋਂ । ਫਲੰਗ ਡੇ 'ਤੇ ਝਡੀ ਦੀ ਅਠਿਆਨੀ ਨਾ ਲਿਆਉਣ ਕਰਕੇ 
ਬਹੁਤਿਆਂ ਨਾਲ ਬੁਰੀ ਬਣਦੀ ਹੈ । ਐਨਾ ਤਾਂ ਕਿਸੇ ਦੇ ਘਰ ਦੇ ਨਵੇਂ ਨਿੱਬ ਜਾਂ ਬਲੇਡ 

ਦੁਆਉਣ ਵੇਲੇ ਵੀ ਨਹੀਂ ਘੂਰਦੇ । ਅਚਾਨਕ ਉਸ ਨੂੰ ਡੇਕ ਵਿਚ ਨਵੇ' ਪੁਆਏ ਨਿੱਬ ਲਈ 
ਡਾਅਢਾ ਪਛਤਾਵਾ ਹੋਇਆ । ਮੈ“ ਵੀਰ ਨੂੰ ਦੱਸਾਂਗਾ । ਉਸ ਨੂੰ ਅਹੁੜੀ । 

ਮਾਸਟਰ ਜੀ ਅੱਗੇ ਮੁਆਇਨਾ ਕਰਦੇ ਗਏ । ਫਿਰ ਅਚਨਚੇਤ ਕਿਸੇ ਨੂੰ ਮਾਸਟਰ ਜੀ 
ਨੇ ਘਸੰਨ ਮਾਰ ਮਾਰ ਕੇ ਕਤਾਰ ਵਿਚੋ ਕੱਢ ਲਿਆ । ਮੁੰਡੇ ਦੀ ਡੇਢ ਇੰਚ ਦੀ ਕਾਨੀ 
ਪੋਟਿਆਂ ਵਿਚ ਫੜ ਕੇ ਮਾਸਟਰ ਜੀ ਨੇ ਸਭਨਾਂ ਵੱਲ ਘੁੰਮਾਈ ਤੇ ਜੱਸੀ ਦੇ ਆੜੀ ਦੀ 
ਢੋਲਕੀ ਕਸਦੇ ਹੋਏ ਕਚੀਚੀ ਵੱਟ ਕੇ ਬੋਲੇ : 'ਹੂੰ ਮੇਰੀ ਚੁਚਨੋ ਮੁਚਨੋ” ।' ਤੇ ਫੇਰ ਇਕ 
ਹੋਰ ਹੁੱਡੂ : 'ਮੇਰੀ ਚੁਚਨੋ ਮੁਚਨੇ ।` ਮਾਸਟਰ ਜੀ ਦੀ ਕਰੋਪੀ ਦਾ ਡਰ ਵੀ ਮੁੰਡਿਆਂ ਦੇ ਹਾਸੇ 
ਨੂੰ ਥੰਮ੍ਹ ਨਾ ਸਕਿਆ । ਇਸ ਖਿਲ੍ਹੀਆਂ ਦੇ ਮਾਹੌਲ ਵਿਚ ਹੀ ਜੱਸੀ ਨੇ ਪਤਾ ਨਹੀ” ਕਿਸ 


ਸਿਰਜਣਾ 27 


ਫ਼ਰਤੀ ਨਾਲ ਸ਼ੂਟ ਵੱਟੀ ਕਿ ਉਹ ਸਕੂਲ ਦੀ ਚਾਰ ਦਿਵਾਰੀ ਤੋ ਬਾਹਰ ਹੀ ਨਜ਼ਰ 
ਪਿਆ । 

ਉਸ ਨੂੰ ਧੂੜ ਅੱਟੇ ਲੀਹੇ ਵਿਚ ਡੈਕ ਲਈ ਨਿਗਾਹ ਮਾਰੀ, ਉਸ ਨੂੰ ਕੋਈ ਨਿਸ਼ਾਨ 
ਨਾਂ ਮਿਲਿਆ । ਸ਼ੋਰ ਅਚਨਚੇਤ ਆਜ਼ਾਦ ਹੋ ਕੇ ਉਸ ਨੂੰ ਬੜੀ ਠਾਠ ਆਈ । ਉਸ ਨੂੰ ਯਾਦ 
ਆਇਆ ਵੀਰਾ ਤੇ ਉਸ ਦੇ ਬੇਲੀ ਅੱਜ ਘੜੇ ਵਿਚ ਮਿਰਚਾਂ ਗੁੱਡਣ ਗਏ ਹਨ । ਧੂੜ 
ਵਿਚ ਲੁਕੇ ਡੌਕ ਲਈ ਟੱਕਰਾਂ ਮਾਰਨ ਦੀ ਥਾਂ ਉਹ ਸਿੱਧਾ ਖੇਤਾਂ ਵਲ ਭੱਜ ਪਿਆ । 

ਦਿਨ ਦਾ ਪਹਿਲਾ ਪਹਿਰ ਮੁੱਕਣ 'ਤੇ ਆ ਗਿਆ ਸੀ । ਉਹ ਬੇਰੀ ਦੀ ਛਾਵੇ' 
ਓਲੀਆਂ ਵਿਚ ਬੈਠਾ ਮਿੱਟੀ ਦੀਆਂ ਡਲ੍ਹੀਆਂ ਭੌਰਦਾ ਹੋਇਆ ਆਪਣੇ ਸਕੂਲੋ' ਭੱਜਣ ਦੀ 
ਕਥਾ ਵਾਰਤਾ ਸੁਣਾਉਣ ਲਗਾ । ਵੀਰਾ ਤੇ ਉਸ ਦੇ ਸਾਥੀ ਜੱਸ ਦੀ ਕਹਾਣੀ ਵਿਚੋ” 
ਸੁਆਦ ਲੈ'ਦੇ ਹੋਏ ਹੱਸਣ ਲੱਗ । ਕੋਈ ਕਹੇ : ਤੈ“ ਚੋਬੜ ਜਾਣਾ ਸੀ ਖਾਂ ਉਸ ਮਾਸਟਰ 
ਨੂੰ । ਤੈ ਆਖਣਾ ਸੀ ਬੁੱ? ਢੁਆ ਖ਼ੈਰ ਨਹੀ" ਤੇਰੇ ਜੀਅ ਨੂੰ । ਕੋਈ ਕਰੇ : ਪੁਛਾਂਗੇ ਕਲ੍ਹ ਨੂੰ 
ਪਰ ਤੈ ਕਮਲਿਆ ਸਕ੍ਹਲੋ' ਕਾਹਨੂੰ ਭੱਜਣਾ ਸੀ ।...ਨਾਲੇ ਐਡੀ ਦੂਰ ਇਥੇ ਕੀ ਪੌੱਡੇ ਚੂਪਣ 
ਆਇਐ ? ਕਰਸਾਹ ਦਾ ਮਹੀਨਾ ਐ ਹੁਣ ਪੈਰ ਨਹੀ" ਮੱਚਣਗੇ ਤੇਰੇ ? ਜੱੜੀ ਨੂੰ ਪਿੰਡੋ” 
ਖੇਤ ਦੀ ਦੂਰੀ ਦਾ ਹੁਣ ਅਹਿਸਾਸ ਹੋਇਆ । ਆਉਣ ਸਮੋ” ਖੋਤ ਉਸ ਨੂੰ ਭੌਰਾ ਦੂਰ ਨਹੀ” 
ਸੀ ਲੱਗਾ । 

“ਜੇ ਤੁਸੀ ਆ ਸਕਦੇ ਓ ਤਾਂ ਮੈਂ ਨਹੀ ਅ. ਸਕਦਾ ?" ਜੱਜ) ਨੇ ਭੋਲੇ ਭਾਅ 
ਜਵਾਬ ਦਿੱਤਾ । 

“ਚੋਗਾ ਆ ਜਾ ਫੇਰ ਫੜ ਖੁਰਪਾ..." 

“9... ਜੱਸੀ ਨੇ ਨਾਂਹ ਵਿਚ ਮੋਢੇ ਚੜ੍ਹ'ਉੱਦਿਆਂ ਆਪਣੇ ਗੁੱਟ ਨੂੰ ਪਲੋਸਿਆ, 
ਜਿਸ ਨੂੰ ਉਹ ਪਹਿਲਾਂ ਪਾਣੀ ਪੀਣ ਗਏ ਬੰਦੇ ਦ ਵਿਹਲੇ ਪਏ ਭਾਰੀ ਖੁਰਪੇ ਨਾਲ ਥਕਾ 
ਚੁੱਕਾ ਸੀ । 

“ਵਾਹ ਓਏ ਪਾੜ੍ਹਿਆ 1? 

''ਮੁੰਡਿਓ ਆਪਾਂ ਵੀ ਪੜ੍ਹਦੇ ਹੁੰਦੇ...” 

'ਕਿਵੇ' ਕਹਿੰਦਾ ਹੁੰਦਾ ਉਹ, ਅਖੋ ਉੱਦੂ ਦਿਆ _ਬਸੌਤਿਆ ਕਿਉ” ਭਰਦੇ" 
ਚੱਢੀ:,.? 

'ਉਦੋ' ਤਾਂ ਚੈਡਾਈ ਵੀ ਆਪਣੀ ਬਾਹਲੀ ਹੁੰਦੀ 

“ਹੁਣ ਕੀ ਫਰਕ ਐ ?'” 

''ਚੱਟੀ ਹੁਣ ਐ ਚੱਟ ਓਦ ਸੀ...।" 

"ਫਰਕ ਕਿਉ" ਨਹੀ" ? ਹੁਣ ਤਾਂ ਤੌਰ ਹੀ ਰੋਰ ਰੋਏ ਪਏ ਨੇ । ਆਪਣੇ ਵੇਲੇ 
ਕਿਹੜਾ ਜਾਣਦਾ ਸੀ ਯੂਨੀਅਨਾਂ ਨੂੰ ? ਵਧ ਤੋ ਵਧ ਸਕੂਲੇ" ਫਰਾਰ ਹੋ ਕੇ ਕਮਾਦਾਂ 'ਚ 
ਗਾਹ ਪਾਉ'ਦੇ ਰਹਿੰਦੇ ਸਾਰਾ ਦਿਨ ।' 

''ਉ' ਤ੍ਰੰ ਤਾਂ ਭਿੰਦਰਾ ਹੁਸ਼ਿਆਰ ਸੀ ਓਏ...ਕੀ ਭਲਾ ਫੇਰ ਤੈਨੂੰ ਵੀ ਮੈਟਰਿਕ 
ਆਖਿਆ ਕਰਦੇ ?” 


28 ਸਿਰਜਣਾ 


“ਫੇਰ ਆਹ ਮਿਰਚਾਂ ਕੌਣ ਗੁੱਡਦਾ ?' 

''ਜਾਂ ਮੈਟਰਿਕ ਹੀ ਸਿਰੇ ਚੜ੍ਹ ਜਾਂ ਮਿਰਚਾਂ ਮੱਕੀਆਂ ਹੀ ਜਿਰੇ ਚੜ੍ਹਨਗੀਆਂ । 

ਇਹਨੂੰ ਵੀ ਚੱਟੀ ਹੀ ਪਈ ਐ ਵਾਧੂ ਦੀ, ਕਿਉ ਓਏ ?” 

“ਕਿਉ” ਮੈਨੂੰ ਕਿਉ” ?" 

''ਇਥੇ ਮਰਦੈ" ਲੂ 'ਚ, ਪੜ੍ਹਿਆ ਨਹੀ' ਗਿਆ ਟਿਕ ਕੇ ?” 

''ਤੇਰੇ ਵਾਂਗ੍ਰੇ ਫਿਹਲ ਤਾਂ ਨਹੀ" ਹੋਇਆ ।' ਜੱਸੀ ਨੇ ਵੀਰੇ ਨੂੰ ਸ਼ਰਾਰਤ ਭਰਿਆ 
ਸੁਆਲ ਕੀਤਾ । ਵੀਰੇ ਦੇ ਪ੍ਰਤੀਕਰਮ ਤੋ" ਪਹਿਲਾਂ ਗੱਲ ਹਲਕੇ ਰੌਂਅ ਵਿਚ ਵਟ ਗਈ । 

ਜੱਸੀ ਨੂੰ ਇਹਨਾਂ ਗੱਲਾਂ ਦਾ ਕੀ ਪਤਾ ? ਕੀ ਪਤਾ ਮੁੰਨੋ' ਸਕ੍ਲੋ' ਕਿਉ" ਹਟ ਗਈ ? 
ਕੀ ਪਤਾ ਵੱਡਾ ਵੀਰਾ ਰਣਧੀਰ ਕਾਗਜ਼ਾਂ ਦਾ ਬੰਡਲ ਕੱਛ ਵਿਚ ਚੁੱਕੀ ਭਲਾ ਕਿਤੇ ਡਿਊਟੀ 
`ਤੇ ਜਾਂਦਾ ਸੀ ਜਾਂ ਇੰਟਰਵਿਉਆਂ ਦੇ ਗੇੜ ਵਿਚ ਘੱਟਾ ਫਕਦਾ ਫਿਰਦਾ ਸੀ । ਸ਼ਹਿਰ ਜਾਣ 
ਲੱਗਾ ਸਵੇਰ ਵੇਲੇ ਉਹ ਸੰਦੂਕ ਕੋਲ ਖੜ੍ਹਾ ਬੇਬੇ ਨੂੰ ਘੂਰ ਘੂਰ ਕੇ ਰੁਪਈਏ ਫੜਾਉ'ਦਾ ਸੀ 
ਕਿ ਬੇਬੇ ਦੀ ਇਕੱਠੀ ਕੀਤੀ ਚੂਨ ਭੂਨ ਵੀ ਖੋਹ ਲੈਦਾ ਸੀ । ਉਸ ਦੇ ਭਾਣੇ ਕੋਟ ਪਤਲੂਨ 
ਵਿਚ ਉਸ ਦਾ ਬੀ.ਏ. ਪੜ੍ਹਿਆ ਵੀਰਾ ਕੋਈ ਆਦਰਯੋਗ ਬੰਦਾਸੀ । 

'ਜਾਹ ਭੱਜ ਜਾ ਘਰ ਨੂੰ, ਸਕੂਲੋ' ਭੱਜ ਆਇਐ' ਤਾਂ ਹੁਣ ਘਰੇ ਜਾਕੇ ਕੁਝ ਪੜ੍ਹ 
ਲਿਖ । ਚਾਂਦੀ ਬਣਾ ਦਿਉ“ ਨਹੀ' ਤਾਂ...।” ਜੱਸੀ ਨੂੰ ਵੀਰਾ ਕੁਝ ਸਖ਼ਤ ਹੋਇਆ । ਬੜੀ 
ਮੁਸੀਕਤ ਹੋ ਗਈ--ਵੀਰੇ ਨੂੰ ਉਹ ਕਿਵੇ' ਕਹੇ ਕਿ ਉਹ ਜੱਸੀ ਦੇ ਨਾਲ ਚੱਲ ਕੇ ਮਾਸਟਰ 
ਝਾੜ ਪਾਵੇ । 

ਦੁਪਹਿਰਾ ਹੋ ਗਿਆਂ । ਉਸ ਦਾ ਜੀਅ ਕਦੇ ਪਿੰਡ ਜਾਣ ਨੂੰ ਕਰੇ ਕਦੇ ਖੇਤ ਰਹਿਣ 
। ਅਖੀਰ ਜਸੀ ਸਾਹਸ ਇੱਕਠਾ ਕਰਕੇ ਉਥੋਂ ਪਹੇ ਵਿਚ ਪਿੰਡ ਵੱਲ ਨੂੰ ਭੱਜ ਪਿਆ । 
ਸੂਰਜ ਸਿਖਰ ਚੜ੍ਹ ਗਿਆ ਸੀ । ਜੱਸੀ ਨੂੰ ਧੁੱਪ ਚੁਤਣ ਲਗੀ । ਦੌੜਦਾ ਦੌੜਦਾ ਉਹ ਕਿਸੇ 
ਛਾਂ ਵਿਚ ਰੁਕ ਜਾਂਦਾ । ਸੂਲਾਂ ਦਾ ਕੋਈ ਹੋਕਾਂ ਚੁੱਕ ਕੇ ਖੇਤ ਲੱਗ ਜਾਂਦਾ । ਫੋਰ ਭੱਜ 
ਪੈੱਦਾ । ਪੈਰ ਮੱਚਣ ਲੱਗੇ ਤੇ ਕੈਨ ਤਪਣ ਲੱਗੇ । ਬੇਬੇ ਦਾ ਕਸ ਕੇ ਕੀਤਾ ਹੋਇਆ 
ਗੁੰਦਵਾਂ ਜੂੜਾ ਤਪ ਕੇ ਦੁਖਣ ਲੱਗ ਪਿਆ । ਕਦੇ ਕਦੇ ਉੱਚੇ ਉੱਡੇ ਜਾ ਰਹੇ ਸੱਕੇ ਬੱਦਲ 
ਦੀ ਛਾਂ ਤੈਰਦੀ ਆਉ'ਦੀ, ਭੋਰਾ ਕੁ ਚੈਨ ਵਰਤਾਉ'ਦੀ, ਚਿੜੀ ਫੌਗ ਛੁਡਾ ਕੇ ਔਹ ਜਾਂਦੀ । 
ਉਹ ਬੜਾ ਉਪਰਮ ਹੋ ਗਿਆ । ਸਕੂਲ ਦਾ ਖਾਉ ਮਾਹੌਲ ਯਾਦ ਕਰ ਕਰ ਕੇ ਉਸ ਦੇ 
ਅੰਦਰ ਧੁਖਧੁਖੀ ਲੱਗ ਗਈ । ਇਹ ਯੱਭ ਕਿਵੇ' ਮੁੱਕੂਗਾ ? ਜੱਸੀ ਦਾ ਜੀਅ ਕੀਤਾ _ਕਿ ਉਹ 
ਸਕੂਲ ਜਾਣਾ ਛੱਡ ਦੇਵੇ । ਆਪਣੀ ਫੱਟੀ ਦੇ ਦੋ ਟੋਟੇ ਕਰ ਦੇਵੇ । ਗਣਿਤ ਦੀ _ਕਿਤ'ਬ 
ਪਾੜ ਸੁੱਟੇ, ਝੌਲਾ ਵਗਾਹ ਕੇ ਮਾਰੇ । ਫੋਰ ਪੜ੍ਹਾਈ ਵਾਲੀ ਲੀਲਾ ਦਾ ਭੋਗ ਪਾ ਦੇਵੇ । 
ਉਪਰੋ' ਕੜਕਦੀ ਧੁੱਪ ਕੰਨਾਂ ਨੂੰ ਸੇਕੀ ਜਾਵੇ । ਹੋਠੋ' ਲੀਹੇ ਦੀ ਮਹੀਨ ਪੀਕ ਭੁੱਥਲ 
ਵਾਂਗ ਪੈਰਾਂ ਨੂੰ ਝੁਲਸੀ ਜਾਵੇ । ਪਾਣੀ ਦਾ ਪੰਪ ਵੀ ਪਿਛਾਂਹ ਦੂਰ ਰਹਿ ਗਿਆ। ਉਸ ਦਾ 
ਦਿਲ ਖੁੱਸਣ ਲੱਗਾ । ਉਹ ਵਿਲਕਣ ਲੱਗਾ । ਉਪਰੋਂ" ਹੋਠੋ' ਝੁਲਸਿਆ ਜੱਸੀ ਉਤਾਂਹ 
ਝਿਲਮਿਲ ਕਰਦੀ ਨੀਲਕ ਵੱਲ ਕਿਸੇ ਬੇ-ਆਸ ਨਾਲ ਝਾਕਿਆ । ਪਿਛਾਂਹ ਦੂਰੀ 'ਤੇ ਲਟ- 
ਕਦੀ ਚਿੱਤਲੀ ਤਿੱਤਰ ਫੈਗੀ ਨੂੰ ਛਾਂ ਲਈ ਜਾਣੋ ਆਵਾਜ਼ਾਂ ਮਾਰਨ ਲੱਗਾ । ਮੱਚਵੇ ਪੈਰ 


॥2੧= 


0215 


ਸਿਰਜਣਾ 29 


ਮਰੋੜਦਾ, ਬਿਰਕਦੀਆਂ ਬੁਲ੍ਹੀਆਂ ਨਾਲ ਜੱਸੀ ਖੱਬਲ ਦੀ ਧੋੜੀ 'ਤੇ ਚੜ੍ਹ ਗਿਆ : ਹਾਏ 
” 
ਉਥੇ ਉਹ ਬਹੁਤੀ ਢੇਰ ਖੜ੍ਹ ਨਾ ਸਕਿਆ । ਅਤੇ ਹੰਝੂਆਂ ਨੂੰ ਮੁੰਦੀਆਂ ਹੋਈਆਂ 
ਪਲਕਾਂ ਵਿਚ ਬੋਚਦਾ ਹੋਇਆ ਲੀਹ ਵਿਚ ਕੁੱਦ ਪਿਆਂ । ਪਿਛੋ” ਦੂਰੀ” ਤੋ ਦੇਖਿਆਂ 
ਸੈਨਾਟੇ ਵਿਚ ਉਹ ਗੇ'ਦ ਵਾਂਗ ਮਸਤ ਰਿੜ੍ਹ ਰਿਹਾ ਸੀ । ਅੱਗੋ ਨੋੜਿਓ” ਦੇਖਿਆਂ ਰੋਣਾ 
ਦੰਦਾਂ ਵਿਚ ਲੈ ਕੇ ਉਹ ਚੌਫਾਲ ਡਿਗਦਾ ਡਿਗਦਾ ਬਚ ਰਿਹਾ ਸੀ । ਬੇਬੇ ਦੀ ਲਾਡਲੀ 
ਰਿਹਾੜ ਲੀਹੇ ਵਿਚ ਕਿਤੇ ਰੁਲ-ਖੁਲ ਗਈ ਸੀ । 

ਘਰੇ ਪਹੁੰਚਿਆ ਤਾਂ ਕਿਸੇ ਨੂੰ ਉਸ ਦੇ ਹੈਝੂ ਪੁੰਝਣ ਦੀ ਲੌੜ ਨਹੀ" ਸੀ । ਨਾ 
ਹੀ ਉਸ ਨੇ ਆਪ ਕਿਸੇ ਦਿਲਬਰੀ ਦੀ ਝਾਕ ਕੀਤੀ । ਬੇਬੇ ਜੋ ਲੰਮੀਆਂ ਦੁਪਹਿਰਾਂ ਸੌ“ ਕੇ ਨਹੀ” 
ਸੀ ਗੁਜ਼ਾਰ ਸਕਦੀ, ਝਾਰਨੇ ਵਿਚ ਗਲੋਟੇ ਲਈ ਬੈਠੀ ਸੀ । ਅਟੇਰਨ 'ਤੇ ਲਿਪਟੀ ਅੱਟੀ ਨਾਲ 
ਗਲੋਟੇ ਦੀ ਤੋਦ ਮੇਲਦੀ ਹੋਈ ਬੋਲੀ : “ਵੇ ਆ ਗਿਆ ਤੂੰ ?” 

“ਛੁੱਟੀ !” 

“ਤੇਰਾ ਝੋਲਾ ?” 

“ਛੁੱਟੀ, ਛੁੱਟੀ ।'' ਆਖਦਾ ਹੋਇਆ ਉਹ ਝਲਾਨੀ ਵਿਚ ਵੜ ਗਿਆ । ਬਸਤੇ ਬਾਰੇ 
ਬਹਾਨਾ ਲਭਦੇ ਲਭਦੇ ਉਸ ਨੇ ਪਾਂਡੂ ਨਾਲ ਲਿੱਪੀ ਪੋਚੀ ਹਾਰੀ ਨਾਲ ਆਪਣਾ ਫੱਟੀ ਝੋਲਾ 
ਖੜ੍ਹਾ ਦੇਖਿਆ । ਉਸ ਨੂੰ ਬੜੀ ਹੈਰਾਨੀ ਹੋਈ । ਉਸ ਦਾ ਕੋਈ ਯਾਰ ਬੇਲੀ ਅੱਧੀ ਛੁੱਟੀ 
ਮਾਸਟਰ ਤੋਂ ਚੋਰੀ ਝੋਲਾ ਘਰੇ ਫੜਾ ਗਿਆ ਸੀ ਜਾਂ ਮਾਸਟਰ ਨੇ ਆਪ ਕਿਸੇ ਤੌਖਲੇ ਨਲ 
ਘਰੋ ਪਤਾ ਮੰਗਵਾ ਕੇ ਉਮ ਦਾ ਝੋਲਾ ਪਹੁੰਚਾ ਦਿੱਤਾ ਸੀ ? ਇਹ ਉਸ ਦੀ ਕਲਪਨਾ ਦੀ 
ਮਾਰ ਵਿਚ ਨਾਂ ਆਇਆ । ਬੱਸ ਉਸ ਦੀ ਬਹਾਨੋਬਾਜ਼ੀ ਦੀ ਲੌੜ ਮੁੱਕ ਗਈ ਸੀ । ਉਹ 
ਲੱਤਾਂ ਨਿਸਾਲ ਕੇ ਲਿੱਪੀ ਪੋਚੀ ਠੰਡੀ ਧਰਤੀ 'ਤੇ ਬਹਿ ਗਿਆ । ਸਕੂਲ ਅੰਦਰਲੇ ਕਤਲ- 
ਗਾਹ ਵਰਗੇ ਹਨੇਰੇ ਸਲ੍ਹਾਬੇ ਮਾਹੌਲ ਨਾਲੋ" ਕਿੰਨੀ ਵਧੀਆ ਸੀ ਥੱਕੀਆਂ ਲੱਤਾਂ ਦੀ ਝਰਨਾਹਟ । 
ਅੱਜ ਪਹਿਲੀ ਵਾਰੀ ਸਕੂਲੌ' ਫਰਾਰ ਹੋ ਕੇ ਉਹ ਇਹੋ ਜਿਹੀ ਆਵਾਰਾ=-ਗਰਦੀ ਦੀ ਮੁਹਿੰਮ 
'ਤੇ ਚੜ੍ਹਿਆ ਸੀ ਜਿਸ ਨੂੰ ਸ਼ਰੀਫ਼ ਬੱਚਿਆਂ ਦਾ ਕੌਮ ਨਹੀ” ਸੀ ਗਿਣਿਆ ਜਾਂਦਾ । ਅੱਜ 
ਦਾ ਦਿਨ ਯਾਦ ਕਰ ਕੇ ਉਸ ਨੂੰ ਬੜਾ ਸੁਆਦ ਆਉਣ ਲੱਗਾ । ਅੱਜ ਦੀ ਖੁਹਿੰਮ 'ਤੇ ਉਸ 
ਨੂੰ ਮਾਣ ਸੀ ਸੂਰਮਗਤੀ ਜਿੰਨਾਂ । 

“ਵੇ ਛੁੱਟੀ ਛੁੱਟੀ ਦਿਆ ਬੱਚਿਆ !'' 

ਜੱਸੀ ਨੇ ਘੇਸਲ ਮਾਰ ਲਈ । ਉਸ ਨੇ ਝੋਲਾ ਚੁੱਕ ਕੇ ਟੰਗਾਂ ਵਿਚਾਲੇ ਲੈ ਲਿਆ । 
ਫਿਰ ਇਕ ਦਮ ਉਸ ਨੂੰ ਝੋਲਾ ਅਧੂਰਾ ਲੱਗਾ, ਫਿਰ ਬੁਰਾ ਲੱਗਣ ਲੱਗ ਪਿਆ । ਜੱਸੀ ਨੇ 
ਝੋਲੇ ਵਿਚੋ' ਇਕ ਇਕ ਕਰ ਕੇ ਸਭ ਚੀਜ਼ਾਂ-ਛੇ ਸੱਤ ਨੁੱਕਰਾਂ ਵਾਲੀ ਸਲੋਟ, ਸਲੇਟੀ ਦਾ 
ਟੁਕੜਾ, ਕਾਲੀ ਸਿਆਹੀ ਦੀ ਚੋਰ ਦਵਾਤ, ਬਾਹਰ ਖਿੰਡਾ ਦਿੱਤੀਆਂ । 

“ਵੇ ਤੇਰੀ ਪੜ੍ਹਨ ਦੀ ਸਲਾਹ ਨਹੀ” ?'' 

--.ਫ਼ਿਰ ਗਣਿਤ ਦੀ ਕਿਤਾਬ ਵੀ ਜੱਸੀ ਨੇ ਚਲਾ ਕੇ ਮਾਰੀ । ਫਿਰ ਪੰਜਾਬੀ ਪਾਠ 
ਪੁਸਤਕ ਕੱਢ ਲਈ । 


207 
007 


30 ਸਿਰਜਣਾ 


ਵੇ ਤੂੰ ਦੁਨੀਆਂ ਤੋ" ਕੁਛ ਵੱਖਰਾ ਜੈਮਿਐ' ?” 

ਉਹ ਇਕ ਇਕ ਕਰ ਕੇ ਕਵਿਤਾਵਾਂ ਦੇ ਪਾਠ ਫਰੋਲਣ ਲੱਗਾ । 'ਮੈ' ਹਾਂ ਬਾਲਕ 
ਬੀਬਾ ਰਾਣਾ, ਕੁੱਕੂ ਮੇਰਾ ਨਾਂ, ਮਾਸੀ ਮੈਨੂੰ ਪੇੜੇ ਦੇਵੇ...' ਉਸ ਨੇ ਬੁਲ੍ਹ ਟੇਰ ਕੇ ਕਿਤਾਬ ਦੇ 
ਸਫੇ ਨੂੰ ਜ਼ੋਰ ਦੀ ਖਿੱਚਿਆ । ਉਹ ਫੱਟ ਗਿਆ । 

“ਵੇ ਤ੍ਰ ਏਸੋ ਤਰ੍ਹਾਂ ਧੱਕੇ ਖਾਵੇ'ਗਾ ?” 

ਉਸ ਨੇ ਇਕ ਹੋਰ ਸਫਾ ਖਿਚਿਆ ਪਰ ਕਾਗ਼ਜ਼ ਤੁਣਕਾ ਖਾ ਕੇ ਰਹਿ ਗਿਆ, ਫਟ 
ਨਾ ਸਕਿਆ। ਉਸ ਨੇ ਦਵਾਤ ਚੁੱਕੀ ਤੇ ਕਾਨੀ ਉਸ ਨੂੰ ਨਾ ਲੱਭੀ । ਦਵਾਤ ਵਿਚ ਉੱਗਲ 
ਡਬੋ ਕੇ ਉਸ ਨੇ ਕਵਿਤਾਵਾਂ ਦੇ ਕਈ ਪਾਠ ਕਾਟਮਕੀਟ ਕਰ ਦਿੱਤੇ । ਕਿਤਾਬ ਪਰ੍ਹੇ ਵਗਾਹ 
ਮਾਰੀ । 

“ਵੇ ਬੋਲਦਾ ਨੀ ਲਾਟ ਸਾਹਿਬ ਕੀ ਕਰਦੈ ?'' 

ਫਿਰ ਹਿੰਦੀ ਪਰਵੇਸ਼ਕਾ ਵਿਚ ਗੋਲੜ੍ਹ ਬੱਚਿਆਂ ਦੀਆਂ ਤਸਵੀਰਾਂ ਵਾਲਾ ਬੱਚਿਆਂ 
ਦੇ ਦੈਨਿਕ ਨੇਮ ਵਾਲਾ ਪਾਠ ਕੱਢਿਆ । ਤਸਵੀਰਾਂ ਇਸ ਤਰ੍ਹਾਂ ਸਨ ਜਿਵੇ" ਲਾਟ ਸਾਹਿਬ 
ਦੇ ਬੱਚੇ ਹੋਣ । ਜੱਸੀ ਨੇ ਵਰਕਾ ਕਾਟਮਕੀਟ ਕਰਦਿਆਂ ਰੋਹ ਨਾਲ ਕਿਹਾ : 'ਆ ਕੇ 
ਦੇਖ ਲੈ !' 

ਕੁਝ ਕੁ ਚੁੱਪ ਗੜ੍ਪ ਪਲਾਂ ਬਾਅਦ ਜੱਸੀ ਦੀ ਬੇਬੇ ਉਠ ਕੇ ਝਲਾਨੀ ਵੱਲ ਆਈ । 
ਜੱਸੀ ਦੇ ਮਨ ਦੀ ਪਸਰੀ ਹੋਈ ਮੌਜ ਵੇਖ ਕੇ ਉਹ ਜੱਸੀ ਉਪਰ ਵਰ੍ਹ ਪਈ । ਇਕ...ਦੋ... 
ਤਿੰਨ...ਉਸਦੀ ਪਿੱਠ ਰਾੜ੍ਹਦੀ ਹੋਈ ਬੋਲੀ : 

''ਵੇ ਕੀ ਹੋਇਆ ਤੈਨੂੰ ? ਕਿਉ” ਨਹੀ' ਰਾਹ 'ਤੇ ਆਉ'ਦਾ ? ਆਹ ਕਿਤਾਬਾਂ ਨਾਲ 
ਤੇਰਾ ਕੀ ਵੈਰ ਹੈ ?” 

[ ਪਿੰਡ ਤੇ ਡਾਕਘਰ ਮੌੜਾਂ, ਰਾਹੀ' ਸੈਗਰੂਰ-148001 ] 


[1 


ਸਿਰਜਣਾ 31 


ਨਵਾਂ ਯੁਗ ਹੈ ਯੁਵਾ ਵਰਗ ਦਾ 
ਯੁਵਾ ਵਰਗ ਦਾ ਮੈ' ਪੈਗੰਬਰ 
ਨਵੇ ਯੁਗ ਦਾ ਮੈਂ ਅਵਤਾਰ 
ਹੇਂ ਮੂਰਖ ਲੋਕੋ 

ਤੁਹਾਨੂੰ ਕਿਉ ਇਨਕਾਰ ? 


ਜਿੰਨ ਭੂਤ ਸਭ ਮੇਰੇ ਵੱਸ ਵਿਚ 
ਜਿਸ ਨੂੰ ਚਾਹਵਾਂ 

ਤਿੱਗਣੀ ਦਾ ਮੈ" ਨਾਚ ਨਚਾਵਾਂ 
ਜਦ ਵੀ ਚਾਹਵਾਂ 

ਹੱਥ ਉੱਤੇ ਮੈ" ਸਰ੍ਹੋਂ ਜਮਾਵਾਂ 
ਮੇਰੇ ਆਖੇ 

ਬੱਦਲ ਗੱਜਣ 

ਬਿਜਲੀ ਚਮਕੇ 

ਮੇਰੇ ਆਖੇ 

ਝੱਖੜ ਝੁੱਲਣ 

ਨ੍ਹੋਰੀ ਵੱਗੇ 

ਮੇਰੇ ਆਖੇ 

ਅੰਮ੍ਰਿਤ ਵਰਸ਼ਾ 

ਮੇਰੇ ਆਖੇ 

ਮੁੱਲ ਘਟਦਾ, ਵਧਦਾ 

ਹਰ ਇਕ ਸ਼ੈ ਦਾ 

ਮੇਰੇ ਆਖੇ 

ਲੋਕ ਸੁਖੀ 

ਪ੍ਰਲੋਕ ਸੁਹੇਲਾ । 


32 


ਪ੍ਰੀਤਮ ਸਿੰਘ 
ਕਰਾਮਾਤ ਦਾ ਕਹਿਰ 


ਬਾਬੇ ਆਖਿਆ, 
ਮੈ ਕਰਾਮਾਤ ਨਹੀਂ ਦਿਖਾ ਸਕਦਾ 
ਕਰਾਮਾਤ ਨਾਂ ਹੈ ਕਹਿਰ ਦਾ । 


ਮੋਰੀ ਚੁੰਭਕ ਸ਼ਕਤੀ ਦੇ ਤੁੱਲ ਕੌਣ ? 
ਜਿੱਥੇ ਜਾਵਾਂ 

ਬੱਚੇ ਬੁਢੇ 

ਘੱਤ ਵਹੀਰਾਂ ਆਉਣ । 

ਮੇਰਾ ਕਹਿਰ 

ਮੌਰੀ ਕਿਰਪਾ 

ਅਪਰ ਅਪਾਰ 

ਕਰੋ ਸਵੀਕਾਰ 

ਨਵ ਯੂਗ ਦਾ 

ਮੈਨੂੰ ਅਵਤਾਰ 


ਇਹ ਕਿਹਾ ਚਮਤਕਾਰ 

ਮੌਰੀ ਕਿਸ਼ਤੀ ਡੋਲੇ ਵਿਚ ਮੰਝਧਾਰ । 
ਜਿੰਨਾ ਲਾਵਾਂ 

ਤਰਾਣ ਪੁਰਾਣ 

ਸੰਗੀ ਸਾਥੀ 

ਡੁਬਦੇ ਜਾਣ । 

ਢੋਲ ਢਮੱਕੇ 

ਮਾਰੂ ਛੱਲਾਂ 

ਹਿਰਦੇ ਵੇਧਕ ਗੱਲਾਂ 


ਰੋਕ । [3 
[ਈ-49, ਸੈਕਟਰ 14, ਚੇਡੀਗੜ੍ਹ] 


ਸਿਰਜਣਾ 


ਜਗਤਾਰਦੀਪ 
ਸੱਤ ਪਰਾਏ ਲੋਕ 


ਗੁਰਦੁਆਰੇ ਦਾ ਘੜਿਆਲ ਵੱਜਦਿਆਂ ਹੀ ਮੈ ਬਾਹਰ ਖੇਤਾਂ ਵੱਲ ਨਿਕਲ ਆਇਆ 
ਸਾਂ ਤੇ ਹੁਣ ਜਦੋ" ਵਾਪਸ ਆ ਰਿਹਾ ਹਾਂ, ਮੋਰੇ ਅੰਦਰ ਅਜੀਤ ਖਲਥਲੀ ਮੱਚੀ ਰੋਈ ਹੈ । 
ਕਈ ਵਾਰ ਏਜੋ ਤਰ੍ਹਾਂ ਹੁੰਦੈ । ਨਾ ਚਾਹੁੰਦਿਆਂ ਵੀ ਮੇਰਾ ਅਤੀਤ ਧਾਗੇ ਦੀ ਅੱਟੀ ਵਾਂਗ 
ਉਧੜਨ ਲੱਗ ਪੈ'ਦਾ ਹੈ ਤੇ ਇਹਦਾ ਅਹਿਸਾਜ ਬਹੁਤ ਹੀ ਅਜੀਬ ਤਰ੍ਹਾਂ ਦਾ ਹੁੰਦੈ । ਮੰਨੂੰ 
ਲਗਦੈ ਜਿਵੇ' ਮੈ' ਜ਼ਿੰਦਗੀ ਦੇ ਇੱਕ) ਵਰੋਂ ਵਿਅਰਥ ਗੁਆ ਦਿੱਤੇ ਹੋਣ । ਸੋਚਦਿਆਂ ਸੌਚ- 
ਦਿਆਂ ਜਦ ਮੇਰੀ ਯਾਦਦਾਸ਼ਤ ਉਸ ਨੁਕਤੇ 'ਤੇ ਅੱਪੜਦੀ ਹੈ ਜਿਥੋਂ ਮੋਰੀ ਜ਼ਿੰਦਗੀ ਦਾ 
ਆਗਾਜ਼ ਹੋਇਆ ਸੀ ਤਾਂ ਮੈਨੂੰ ਲਗਦੈ ਜਿਵੇ' ਮੈ' ਆਪਣੇ ਸਾਥੀਆਂ ਨਾਲੋਂ ਬਹੁਤ ਪਿੱਛੇ ਰਹਿ 
ਗਿਆ ਹੋਵਾਂ । ਮੈ” ਜੋ ਹਾਲ ਤੱਕ ਕੁਝ ਵੀ ਹਾਸਿਲ ਨਹੀ ਕਰ ਸਕਿਆ । 

ਮੈ ਹਮੇਸ਼ਾ ਹੀ ਉਹੋ ਕੁਝ ਕੀਤੈ, ਜਿਹੜਾ ਆਮ ਤੌਰ 'ਤੇ ਇਕ ਅਗਾਂਹ ਵਧੂ 
ਆਦਮੀ ਕਰਦੈ । ਪਰ ਫੇਰ ਵੀ ਮੈ ਆਪਣੀ ਮਨਮਰਜ਼ੀ ਦੀ ਦੁਨੀਆਂ ਆਬਾਦ ਕਰਨ ਵਿਚ 
ਅਸਫਲ ਰਿਹਾਂ । ਹੁਣ ਵੀ ਕਈ ਵੇਰ ਮਨ ਤੜਪ _ਉਠਦੈ, “ਆਖਰ ਕੌਈ ਤਾਂ 
ਹੋਵੇ ਜਿਸਨੂੰ ਮਨ ਆਪਣਾ ਕਹਿ ਸਕੇ ।' ਕਦੀ ਵਕਤ ਸੀ ਜਦ ਕਿੰਨੀਆਂ ਰੀ ਖਾਰਿਸ਼ਾਂ 
ਮੇਰੇ ਅੰਦਰ ਉਸਲਵੱਟੇ ਭਰਦੀਆ ਸਨ । ਹੁਣ ਵੀ ਵਕਤ ਹੈ, ਜਦ ਮੈ' ਇਕ ਮਸ਼ੀਨੀ 
ਪੁਰਜ਼ਾ ਬਣ ਕੇ ਰਹਿ ਗਿਆ ਹਾਂ । ਮੈ', ਜਿਸ ਨੂੰ ਨਾ ਕੋਈ ਖੁਸ਼ੀ ਭਾਉ'ਦੀ ਹੈ ਤੇ ਨਾਹ 
ਗ਼ਮੀ ਦਾ ਅਹਿਸਾਸ ਹੁੰਦਾ ਹੈ । ਜੇ ਹੁੰਦਾ ਵੀ ਹੈ ਤਾਂ ਇਹ ਬਹੁਤ ਲੰਮੇਰਾ ਨਹੀ ਹੁੰਦਾ । 

ਪਤਾ ਨਹੀ” ਅਸੀ" ਸਾਰੇਂ ਕਿਧਰ ਤੁਰੇ ਜਾ ਰਹੇ ਹਾਂ ਤੇ ਆਖ਼ਰ ਸਾਡਾ ਬਣਨਾ ਕੀ ਹੈ ? 
ਦੁਨੀਆਂ ਦੀ ਹਰ ਚੀਜ਼ ਇਕੱਠੀ ਕਰ ਲੈਣ ਦੀ ਹਵਸ ਨੇ ਸਾਨੂੰ ਵਿੰਨੇ ਨਿਰਮੋਹੇ ਬਣਾ ਦਿਤੇ 
ਕਿ ਕਿਸੇ ਕੋਲ ਵੀ ਕਿਸੇ ਦੀ ਗੱਝ ਸੁਣਨ ਦੀ ਵਿਹਲ ਤੱਕ ਨਹੀਂ । ਹਰ ਕੋਈ ਇਥੇ 
ਇੰਝ ਤੁਰਿਆ ਫਿਰਦੈ ਜਿਵੇ' ਸੱਤ ਪਰਾਏ ਲੋਕਾ 'ਚ ਵਿਚਰ ਰਿਹਾ ਹੌਵੇ । 

ਅਚਾਨਕ ਮੋਰੀ ਨਜ਼ਰ ਸਾਹਮਣੇ ਪਸਟ ਜਾਂਦੀ ਹੈ । ਮੈ” ਤੇਜ਼ੀ ਨਾਲ ਅਗਾਂਹ ਵਧਦਾ 
ਹਾਂ । ਗੁਰਦੁਆਰੇ ਕੋਲ ਖਲੋਤੀ ਭੀੜ ਦੇਖ ਕੇ ਮੈ" ਸਹਿਮ ਜਾਂਦਾ ਹਾਂ ਤੇ ਛੇਤੀ ਹੀ ਅਸਲ 
ਗੱਲ ਦਾ ਪਤਾ ਲਾਉਣਾ ਚਾਹੁੰਦਾ ਹਾਂ । ਬੜੀ ਦੁਖਦਾਈ ਘਟਨਾ ਹੈ । ਗਵਾਂਢੀਆਂ ਦੀ 
ਕੁੜੀ, ਜਿਸ ਹਫ਼ਤਾ ਪਹਿਲਾਂ ਧੀ ਜੈਮੀ ਸੀ, ਅੱਜ ਮਰਨ ਕਿਨਾਰੇ ਬੈਠੀ ਹੈ । ਕਾਨੇ ਦਾ ਕਾਨਾ 
ਹੋਈ ਪਈ ਹੈ । ਪੀਲਾ ਜ਼ਰਦ ਚਿਹਰਾ, ਅੱਖਾਂ ਵਿਚਲੀ ਚਮਕ ਗਾਇਬ ਤੇ ਬੁਲ੍ਹਾਂ 'ਤੇ ਸਿਕੜੀ 
ਜੰਮੀ ਨਈ ਹੈ । 

ਚੌਦਾ ਸਿੰਆਂ, ਖ 

ਤਾਂ ਹੈ ਕੁਝ ਨਹੀਂ” । ਪੈਸੇ 


ਮੂੰਹ ਕੀਹਦਾ ਦੇਖਦੈ” । ਛੇਤੀ ਕਰ ਕੋਈ ਹੀਲਾ_ ਕੁੜੀ ਵਿਚ 


ਖੜ੍ਹਾ 
ਸੇ ਧੇਲੇ ਦੀ ਕਸਰ ਹੈ ਤਾਂ ਵੀ ਦੱਸ । ਬੈਦਾ ਬੰਦੇ ਦਾ ਸੌ ਦਾਰੂ ਹੁੰਦੈ । 


ਸਿਰਜਣਾ 33 


ਪੈਸਿਆਂ ਸਹੁਰਿਆਂ ਨੇ ਨਾਲ ਥੋੜੇ ਜਾਣੈ ।' ਕੈਧ ਕੋਲੋ” ਬੋਲਦਾ ਸ਼ਾਹ ਇਸ ਵੇਲੇ ਨਿਰਾਂ 
ਮਹਾਤਮਾ ਲੱਗ ਰਿਹੈ । ਪਰ ਉਸ ਦੀਆਂ ਕਰਤ੍ਰਤਾਂ ਕਿਸ ਤੋ ਭੁਲੀਆਂ ਨੇ । ਇਹੋ ਜਿਹੇ ਮੌਕੇ 
ਤਾਂ ਉਹ ਹਰ ਪਲ ਉਡੀਕਦਾ ਰਹਿੰਦੇ । ਕਿਸ ਦ' ਵਧਦਾ ਕਾਰੋਬਾਰ ਤਾਂ ਇਹਨੂੰ ਫੁੱਟੀ ਅੱਖ 
ਨਹੀਂ' ਭਾਉ'ਦਾ । ਨਾਲੇ ਚੈਦਾ ਸਿੰਘ ਤਾਂ ਉੱਝ ਵੀ ਬਰਾਬਰ ਦੀ ਸਾਮੀ ਬਣਦੀ ਜਾ ਰਹੀ 
ਹੈ । ਇਹਨੂੰ ਭਲ” ਉਹ ਕਿੰਝ ਬਖ਼ਸ਼ ਸਕਦੈ । ਅੱਗੇ ਜਿੰਨਿਆਂ ਨੂੰ ਹੱਥ ਫੇਰਿਆ ਉਠਣ ਜੋਗੇ 
ਨਹੀ' ਛੱਡੇ । ਜ਼ਮੀਨ-ਜਾਇਦਾਦ ਹੱੜਪ ਕਰਕੇ ਰੋਟੀ ਨੂੰ ਵੀ ਤਰਸਾ ਦਿਤੇ ਹਨ । 

“ਪ੍ਰਮਾਤਮਾ ਦਾ ਦਿੱਤਾ ਬੜਾ ਕੁਝ ਹੈ ਸ਼ਾਹ ਜੀ । ਵਧੀ ਹੋਈ ਤਾਂ ਪੈਸਿਆਂ ਨਾਲ 

ਕੇ ਵੀ ਬਚਾ ਲਵਾਂਗੇ ਤੇ ਘਟੀ ਦਾ ਕੋਈ ਹੀਲਾ ਨਹੀ ।” ਚੈਦਾ ਸਿੰਘ ਅੰਦਰਲਾ 
ਰਤ ਪੂਰੇ ਭਰੋਂਸੇ ਨਾਲ ਬੋਲਦਾ ਹੈ । 

ਅਗਲੇ ਹੀ ਪਲ ਸਹਿਕਦੀ ਹੋਂਦ ਨੂੰ ਆਪਣੇ ਅੰਦਰ ਸਮੇਟ ਕਾਰ ਅੱਖੋ” ਉਹਲੇ ਰੋ 
ਜਾਂਦੀ ਹੈ । ਮੈ ਇਕ ਭਰਵੀ' ਨਜ਼ਰ ਉੱਡਦੀ ਧੂੜ ਵਲ ਸੁਟਦਾ ਹਾਂ ਤੇ ਫ਼ਿਰ ਘਰ ਵਲ 
ਮੁੜ ਪੈਦਾ ਹਾਂ । 

“ਰੱਥ ਖੈਰ ਹੀ ਕਰੇ ।' ਜਣੇ ਖਣੇਦ। ਜ਼ਬਾਨ 'ਤੇ ਹੈ । ਇਹ ਲੌਕ ਰੱਬ ਨੂੰ ਨ 
ਬਾਬਰ ਦਾ ਛੋਟਾ ਭਰਾ ਸਮਝਦੇ ਨੇ । ਜਿਸ 'ਤੇ, ਜਿਹੜਾ ਵੀ ਇਲਜ਼ਾਮ ਮੁੜ੍ਹ ਦੇ” ਦੇ ਨੇ ਲੇ 
ਅੱਜ ਕਲ ਤਾਂ ਮਸ਼ੀਨਰੀ ਦਾ ਭੇਦ ਨਹੀ ਲਗਦਾ, ਇਹ ਤਾਂ ਫਿਰ ਵੀ ਥੈਦੇ ਦੀ ਦੇਹ ਆ । 
ਖਬਰੇ ਕਦੋਂ ਕੀ ਨੁਕਸ ਪੈ ਜਾਵੇ । ਤੇ ਇਹਦੇ ਨਾਲ ਕਿਸੇ ਗੈਰ ਕੁਦਰਤੀ ਚੀਜ਼ ਦਾ ਕੀ 
ਵਾਸਤਾ ਹੈ । ਰੱਬ ਸ਼ਾਇਦ ਮੁਸੀਬਤ ਮਾਰੇ ਮਨੁੱਖ ਦੀ ਮਨ ਦੀ ਤਸੱਲੀ ਤੋ ਵੱਧ ਕੁਝ ਵੀ 
ਨਹੀ” । ਇਸੇ ਤਾਣੇ ਪੇਟੇ ਵਿਚ ਉਲਝਿਆ ਮੈ ਘਰ ਪਹੁੰਚ ਜਾਂਦਾ ਹਾਂ । 

ਮੇਰੀ ਉਦਾਸੀ ਪਲੋ ਪਲੀ ਵਧਦੀ ਜਾ ਰਹੀ ਹੈ । ਮੈ" ਸੋਣ ਦੀ ਬੇਫਾਇਦਾ ਕੋਸ਼ਿਸ਼ 
ਕਰਦਾ ਹਾਂ, ਪਰ ਨੀਦ ਨਹੀ' ਆਉਦੀ । ਹਾਰ ਕੇ ਮੈ” ਪੁਰਾਣੇ ਰਿਸਾਲਿਆਂ ਦੇ ਵਰਕੇ 
ਪਰਤਣ ਲਗਦਾ ਹਾਂ ਤੇ ਦੁਪੀਹਰ ਤੱਕ ਪਰਤੀ ਜਾਂਦਾ ਹਾਂ । ਅਚਾਨਕ ਦਰਵਾਜ਼ਾ ਖੁਲ੍ਹਦਾ 
ਹੈ। ਮੇਰੀ ਨਜ਼ਰ ਇਕ ਦਮ ਉਧਰ ਚਲ| ਜਾਂਦੀ ਹੈ । ਕੁੜੀ ਦਾ ਭਰਾ ਆਇਆ ਹੈ । 

“ਆ ਬਹਿ ਜਾ" ਅਚੇਤ ਹੀ ਮੇਰੇ ਮੂੰਹੋ ਨਿਕਲ ਜਾਂਦੈ । 

“ਡਾਕਟਰ ਨੇ ਜੁਆਬ ਦੇ ਦਿਤੈ, ਅਖੇ ਮੇਰੇ ਵੱਸ ਦੀ ਗੱਲ ਨਹੀਂ” ਤੇ ਕਹਿੰਦੈ, ਤੁਸੀ" 
ਇਹਨੂੰ ਰਾਜਧਾਨੀ ਦੇ ਵੱਡੇ ਹਸਪਤਾਲ ਲੈ ਜਾਉ ।' ਉਹ ਮੈਨੂੰ ਦਸਦਾ ਹੈ । 

“ਉਹ ਸਾਡੇ ਵਰਗਿਆਂ ਲਈ ਥੋੜੈ ਐ, ਕੋਈ ਮਰਦੈ ਤਾਂ ਲੱਖ ਵਾਰ ਮਰ ਜਾਏ 
ਉਨ੍ਹਾਂ ਤਾਂ ਤਜਰਬਾ ਪਹਿਲਾਂ ਕਰਨਾ ਹੁੰਦੈ ਤੇ ਇਲਾਜ ਪਿਛੋਂ' । ਉਨ੍ਹਾਂ ਨੂੰ ਕਾਹਦੀ ਪ੍ਰਵਾਹ 
ਜੈ।'' ਅੰਦਰਖਾਤੇ ਮੈ ਇਕ ਲੰਮਾ ਹਉਕਾ ਭਰਦਾ ਹਾਂ । 

ਹੁਣ ਦੱਸ ਫਿਰ ਕੀ ਕਰੀਏ” ਮੈ ਪੁਛਦਾ ਹਾਂ । “ਆਂਹਦੀ ਸੀ, ਮੇਰੇ ਬਚਣ ਦੀ 
ਕੋਈ ਉਮੀਦ ਨਹੀਂ' । ਐਵੇ' ਫਜ਼ੂਲ ਖ਼ਰਚ ਨਾਂ ਕਰੋਂ । ਨਾਲੋ ਵੱਡੇ ਨੂੰ ਮਿਲਣ ਲਈ ਬਹੁਤ 
ਸਹਿਕਦੀ ਐ । ਅਖੇ ਇਕ ਵਾਂਰ ਮੁੰਹ ਵਿਖਾ ਜਾਵੇ ।” 

“ਚਲ ਤਾਰ ਦੇ ਆਉਨੇ ਆਂ ਫਿਰ ।” ਮੈ' ਸੁਝਾਅ ਦਿੰਦਾ ਹਾਂ ਤੇ ਉਹ ਸੌਖਿਆਂ ਹੀ 
ਸਹਿਮਤ ਹੋ ਜਾਂਦਾ ਹੈ । 


34 ਸਿਰਜਣਾ 


ਸ਼ਹਿਰ ਪੁੱਜ, ਤਾਰ ਬਾਬੂ ਤੋਂ ਪਤਾ ਲਗਦੈ ਕਿ ਤਾਰ ਤਾਂ ਕੱਲ ਦਸ ਵਜੇ ਤੋ ਬਾਅਦ 
ਮਿਲੂ । ਪਰ ਇਥੇ ਤਾਂ ਇਕ ਇਕ ਪਲ ਕੀਮਤੀ ਹੈ । ਅਸੀ ਘਬਰਾ ਕੇ ਇਕ ਦੂਜੇ ਵਲ 
ਵੇਖਦੇ ਰਾਂ । ਢਾਈ ਸੌ ਮੀਲ ਦਾ ਸਫ਼ਰ ਕਰਨਾ ਪੈਣਾ ਹੈ । ਸਾਡੀਆਂ ਅੱਖਾਂ ਟੱਡੀਆਂ 
ਜਾਂਦੀਆਂ ਹਨ । 

ਉਸੇ ਤਰ੍ਹਾਂ ਅਸੀ" ਬੱਸ-ਅੱਡੇ ਵੱਲ ਦੌੜਦੇ ਹਾਂ । ਪਰ ਬੱਸ ਤਾਂ ਪੂਰਾ ਘੰਟਾ ਠਹਿਰ 
ਕੇ ਜਾਣੀ ਹੈ, ਅੱਡਾ ਇੰਚਾਰਜ ਦੱਸਦਾ ਹੈ । ਅਸੀ ਟੈਕਸੀ ਸਟੈ'ਡ ਵਲ ਦੌੜਦੇ ਹਾਂ । ਉਹ 
ਪੰਜ ਸੌ ਰੁਪਏ ਮੰਗਦਾ ਹੈ । ਪਰ ਸਾਡੀ ਜੇਬ ਵਿਚ ਤਾਂ ਕੁੱਲ ਰਲਾ ਕੇ ਪੰਜਾਹ ਰੁਪਏ ਹਨ । 
ਟੈਕਸੀ 'ਤੇ ਜਾਣ ਬਾਰੇ ਤਾਂ ਇਸ ਵਕਤ ਸੋਚਿਆ ਵੀ ਨਹੀ" ਜਾ ਸਕਦਾ । ਅਸੀ“ ਆਪਣੇ 
ਸਾਈਕਲ ਚੁਕਦੇ ਹਾਂ ਤੇ ਜੀ. ਟੀ. ਰੌਡ ਵਾਲੇ ਅੱਡੇ ਨੂੰ ਚਲ ਪੈਦੇ ਹਾਂ । ਅੰਤਾਂ ਦੀ ਗਰਮੀ 
ਪੈ ਰਹੀ ਹੈ । ਸਾਡੇ ਕਪੜਿਆਂ 'ਚੋ' ਵੀ ਮੁੜ੍ਹਕਾ ਵਗਣ ਲਗ ਪਿਆ । ਪਿਆਸ ਨਾਲ _ਗਲ 
ਸੁਕਦਾ ਜਾ ਰਿਹੈ । ਪਰ ਮਨ ਵਿਚ ਇਕੋ ਹੀ ਲਗਨ ਹੈ' -..ਛੇਤੀ...ਛੇਤੀ...ਛੇਤੀ । 

ਅਸੀ" ਪੂਰੀ ਰਫ਼ਤਾਰ 'ਤੇ ਸਾਈਕਲ ਦੁੜਾ ਰਹੇ ਹਾਂ । ਆਖਰ ਅਸੀ ਬੱਸ ਫੜਨ 
ਵਿਚ ਸਫਲ ਹੋ ਗਏ ਹਾਂ । ਪਰ ਮਨ ਨੂੰ ਸੰਸਾ ਲਗਾ ਹੋਇਐ ਕਿ ਅਜੀ' ਬਹੁਤ ਲੇਟ ਹੋ ਗਏ 
ਆਂ । ਅਚਾਨਕ ਬੱਸ ਦਾ ਪ੍ਰੈਸ਼ਰ-ਪਾਈਪ ਫਟ ਜਾਂਦੈ ਤੇ ਬਰੇਕ ਫੇਹਲ ਹੋ ਜਾਂਦੀ ਹੈ । ਅਜੀਬ 
ਮੁਸੀਬਤ ਹੈ । 

ਸਾਰੀਆਂ ਸਵਾਰੀਆਂ ਪਰੇਸ਼ਾਨ ਹਨ । ਕੁਝ ਛਾਵੇ' ਬੈਠ ਗਈਆਂ ਹਨ । ਅਸੀ ਬੜੀ 
ਬੇਸਬਰੀ ਨਾਲ ਇਧਰ ਉਧਰ ਚੱਕਰ ਕੱਟ ਰਹੇ ਹਾਂ। ਸ਼ਾਇਦ ਇਹਨਾਂ ਸਾਰਿਆਂ ਨਾਲੋ' 
ਅਸੀਂ ਹੀ ਕਾਹਲੇ ਹਾਂ । ਦੋ ਤਿੰਨ ਬੱਸਾਂ ਕੋਲੋ" ਲੰਘ ਗਈਆਂ ਹਨ । ਕੰਡਕਟਰ ਦੇ ਹੱਥ 
ਦੇਣ 'ਤੇ ਵੀ ਸਾਨਿਆਂ ਨੇ ਰੋਕੀਆਂ ਨਹੀ" । 

ਸਾਰੀਆਂ ਸਵਾਰੀਆਂ ਉਨ੍ਹਾਂ ਨੂੰ ਬੁਰਾ ਭਲਾ ਆਖ ਰਹੀਆਂ ਹਨ । ਅਖੀਰ ਇਕ ਬੱਸ 
ਰੁਕਦੀ ਹੈ ਤੇ ਅਸ" ਉਸ ਵਿਚ ਚੜ੍ਹ ਜਾਂਦੇ ਹਾਂ। ਭੀੜ ਬਹੁਤ ਹੈ । ਗਰਮੀ ਨਾਲ ਜਾਨ 
ਨਿਕਲ ਰਹੀ ਹੈ । ਮੈ” ਸੋਚਦਾ ਹਾਂ, ਸ਼ਾਇਦ ਕੁੜੀ ਮਰ ਰਹੀ ਹੈ, ਜਿਹੜੀਆਂ ਇੰਨੀਆਂ 
ਮੁਸੀਬਤਾਂ ਖੜੀਆਂ ਹੋ ਰਹੀਆਂ ਹਨ । 

ਹੁਣ ਰੇਲ ਦਾ ਫਾਟਕ ਬੌਦ ਹੋਂ ਗਿਆ ਹੈ । ਮੈਨੂੰ ਪਤਾ ਨਹੀ' ਕੀ ਹੋ ਰਿਹੈ । ਲੱਗਦੈ 
ਹੁਣੇ ਹੀ ਇਕ ਧਮਾਕਾ ਹੋਵੇਗਾ ਤੋ ਮੈ" ਚੀਣਾ-ਚੀਣਾ ਹੋ ਕੇ ਖਿਲਰ ਜਾਵਾਂਗਾ । ਗੁੱਸੋ ਤੇ 
ਮਜਬੂਰੀ ਵਿਚ ਮੇਰਾ ਖ਼ੂਨ ਉਬਲ ਰਿਹੈ । ਮੇਰੇ ਜੀਅ ਵਿਚ ਆਉ'ਦੈ, ਮੈ” ਬੱਸ ਵਿਚੋ' ਛਾਲ 
ਮਾਰਾਂ ਤੋਂ ਪੂਰੇ ਜ਼ੌਰ ਨਾਲ ਸੜਕ 'ਤੇ ਦੌੜਾਂ । ਪਰ ਇਹ ਵੀ ਤਾਂ ਮੂਰਖਮਤ) ਹੀ ਐ ਜਾਂ ਫਿਰ 
ਮੋਰੇ ਮਨ ਦੀ ਤਸੱਲੀ । 

ਸ਼ਾਮ ਦੇ ਪੰਜ ਵੱਜ ਗਏ ਹਨ । ਸੜਦੇ-ਕ੍ਰਿਝਦੇ ਅਸੀ' ਡਾਕਟਰ ਦੀ ਕੌਠੀ ਅੱਗੋ ਪੁੱਜ 
ਗਏ ਹਾਂ । ਡਾਕਟਰ ਜਿਹੜਾ ਦੂਰੋ' ਨੇੜਿਉ” ਮੁਸੀਬਤ-ਮਾਰਿਆਂ ਦਾ ਰਿਸ਼ਤੇਦਾਰ ਹੈ, ਜਿਥੇ 
ਵੱਡਾ ਕੈਮ ਕਰਦਾ ਹੈ ਤੇ ਜਿਸਦਾ ਆਪਣਾ ਪਰਾਈਵੇਟ ਹਸਪਤਾਲ ਹੈ । ਇਕ ਪਲ ਮੈ” 
ਆਪਣਾ ਆਪ ਘੋਖਦਾ ਹਾਂ । ਉੱਧੜ-ਗੁੱਦੜੀ ਲਿਪਟੀ ਪੱਗ, ਮੁੜ੍ਹਕੇ ਨਾਲ ਭਿੱਜੇ ਕਪੜੇ 
ਤੇ ਘਾਬਰਿਆ ਚਿਹਰਾ । 


ਸਿਰਜਣਾ 35 


ਉਫ ! ਮੈ ਦਿਹ ਕੀ ਹੁਲੀਆ ਬਣਾ ਰਖਿਐ । ਖੈਰ ਹਾਲਾਤ ਹੀ ਅਜਿਰੇਂ ਸਨ ਕਿ 
ਸ਼ੁਕੀਨੀ ਲਾਉਣ ਬਾਰੇ ਸੋਚਿਆ ਹੀ ਨਹੀ' ਸੀ ਜਾਂ ਸਕਦਾ । 

ਤੇਜ਼ ਧੜਕਣਾਂ ਨਾਲ ਅਸੀ' ਅੰਦਰ ਕਦਮ ਰੱਖਦੇ ਹਾਂ । ਸਾਡਾ ਬੇਤਰਤੀਬਾ ਹੁਲੀਆ 
ਵੇਖ ਅੰਦਰਲਿਆਂ ਨੂੰ ਜਿਵੇ" ਪਿੱਸੂ ਪੈ ਜਾਂਦੇ ਹਨ । 

“ਦੱਜੋ ਕੀ ਗੱਲ ਐ। ਤੇਈਆਂ ਕੁ ਵਰ੍ਹਿਆਂ ਦੀ ਔਰਤ, ਜਿਸਦੀ ਆਵਾਜ਼ ਵਿਚ 
ਮੋਹ ਘੱਟ ਤੇ ਰੋਹਬ ਜ਼ਿਆਦਾ ਹੈ, ਬੋਲਦੀ ਹੈ । ਜੁਆਬ ਦੇਣ ਦੀ ਬਜਾਏ ਮੈ” ਔਰਤ ਦੇ 
ਚਿਹਰੇ 'ਤੇ ਉੱਕਰ ਆਏ ਨਫ਼ਰਤ ਦੇ ਭਾਵਾਂ ਦੇ ਅਰਥ ਲਭਣੇ ਸ਼ੁਰੂ ਕਰ ਦਿੰਦਾ ਹਾਂ । 

ਗੁੱਲ ਮੋਰੇ ਮੂੰਹੋਂ ਕਦੋ" ਨਿਕਲ ਜਾਂਦੀ ਹੈ ਮੈਨੂੰ ਖੁਦ ਵੀ ਪਤਾ ਨਹੀ ਲਗਦਾ । 
“ਉਹ ਤਾਂ ਸਾਰੇ ਜਣੇ ਸ਼ਾਪਿੰਗ ਟਰਨ ਗਏ ਹਨ । ਵਿਆਹ ਦਾ ਸਮਾਨ ਖਰੀਦਣੈ । ਕੋਈ 
ਅੱਠ ਵਜੇ ਘਰ ਪਰਤਣਗੇ, ਬਹੁਤ ਰੁੱਖੇ ਲਹਿਜੇ ਵਿਚ ਉਹ ਬੋਲਦੀ ਹੈ । 

ਇੰਨੇ ਚਿਰ ਨੂੰ ਅੰਦਰੋ" ਵੱਡੇ ਦੀ ਘਰ ਵਾਲੀ ਵੀ ਨਿਕਲ ਆਉਦੀ ਹੈ। ਪਰ ਜੀ 
ਕੁੜੀ ਤਾਂ ਘੜੀ ਪਲ ਦੀ ਪਰਾਹੁਣੀ ਐ ।' ਨਿਮਾਣਾ ਜਿਹਾ ਬਣ ਕੇ ਮੈਂ ਆਖਦਾ ਹਾਂ । 
“ਫਿਰ ਦੱਸੋ ਮੈਂ” ਕੀ ਕਰਾਂ, ਕੋਈ ਛੋਟਾ ਜਿਹਾ ਸ਼ਹਿਰ ਤਾਂ ਨਹੀ” ਜਿਥੇ ਲੱਭ ਲਿਆਵਾਂ । 
ਡਰਨ ਵਾਲੀ ਕੋਈ ਗੱਲ ਨਹੀ', ਤੁਸੀ" ਆਰ'ਮ ਨਾਲ ਬੈਠੋ, ਸਭ ਠੀਕ ਹੋ ਜਾਵੇਗਾ ।” 
ਆਖਦਿਆਂ ਹੀ ਉਹ ਰਸੋਈ ਵਿਚ ਵੜ ਜਾਂਦੀ ਹੈ । 

ਵੱਡੇ ਦੀ ਵਹੁਟੀ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਹਨ ! ਉਹ ਸਾਨੂੰ ਬੈਨਣ 
ਲਈ ਕਹਿੰਦੀ ਹੈ । ਉਹਨੂੰ ਸੱਚ ਮੁਚ ਹੀ ਸਾਡੇ ਨਾਲ ਹਮਦਰਦੀ ਹੈ । ਲੱਗਦੈ ਫੇਹਦੇ 
ਦਿਲ ਦੀ ਗੱਲ ਬੁੱਲ੍ਹਾਂ ਤਕ ਨਹੀ ਆ ਰਹੀ । 

ਕੁਝ ਪਲ ਲਈ ਖਾਮੋਸ਼ੀ ਪਸਰ ਜਾਂਦੀ ਐ । ਉਹ ਸ਼ਾਪਿੰਗ ਕਰਨ ਗਏ ਨੇ । 
ਥੱਕੇ ਟੁੱਟੇ ਘਰ ਪਰਤਣਗੇ । ਖਾਣਾ ਜ਼ਰਾ ਵਧੀਆ ਬਣਾਈ” ਨਹੀਂ” ਤਾਂ ਸਾਰੇ ਗੁੱਸੇ ਹੋਣਗੇ ।' 
ਸਾਡੇ ਅੱਗੇ ਚਾਹ ਰੱਖਦੀ ਨੌਕਰਾਣੀ ਨੂੰ ਉਹ ਕਹਿੰਦੀ ਹੈ । 

ਉਸਦੀ ਇਹ ਘਟੀਆ ਜਿਹੀ ਗੱਤ ਸੁਣ ਕੇ ਮੇਰੀ ਸੋਚਣੀ ਸਿਖਰ ਦੁਪਹਿਰੇ ਖੇਤਾਂ 
ਵਿਚ ਕੰਮ ਕਰਦੇ ਮਜ਼ਦੂਰਾਂ ਤਕ ਪਸਰ ਜਾਂਦੀ ਹੈ ਜਿਨ੍ਹਾਂ ਨੂੰ ਸਾਰਾ ਦਿਨ ਹੱਡ ਭੰਨਵੀ' 
ਮਿਹਨਤ ਕਰਨ 'ਤੇ ਵੀ ਢਿੱਡ ਭਰਵੀ' ਰੋਟੀ ਨਹੀ ਮਿਲਦੀ । ਤੇ ਇਹ ਲੋਕ ਸ਼ਾਪਿੰਗ 
ਕਰਨ ਗਏ ਵੀ ਹਾਰ-ਚੌਭ ਜਾਂਦੇ ਨੇ । ਸੱਚ-ਮੁੱਚ ਵੱਡੇ ਪਰਾਂ ਦੇ ਲੌਕ ਕਿੰਨੇ ਸੋਹਲ ਤੇ ਦੰਭੀ 
ਹੁੰਦੇ ਨੇ । 

ਹਿਰਖ ਮਾਰਿਆਂ ਅਸਾਂ ਚਾਹ ਦੇ ਗਲਾਸਾਂ ਨੂੰ ਛੂਹਿਆ ਤੱਕ ਨਾ । ਅਜਿਹੇ ਮੌਕੇ 
ਖਾਣ ਦੀ ਸੁਰਤ ਕੀਹਨੂੰ ਰਹਿੰਦੀ ਹੈ ? 

“ਤੁਸੀ' ਚਾਹ ਤਾਂ ਪੀਓ, ਠੰਡੀ ਹੋ ਰਹੀ ਐ । ਖਾਣਾ ਪੀਣਾ ਥੋੜੇ ਛੱਡਿਆ ਜਾਂਦੈ । 
ਜੋ ਕੁਝ ਹੋਣਾ ਹੈ ਉਹ ਤਾਂ ਹੋ ਹੀ ਜਾਣੈ ।'' ਬਿਜਕੁਟਾਂ ਦੀ ਪਲੋਟ ਸਾਡੇ ਮੂਹਰੇ ਰੱਖਦਿਆਂ 
ਉਹ ਬੋਲਦੀ ਹੈ । 

ਮੇਰੇ ਅੰਦਰੋ' ਰੋਣ ਵਰਗਾ ਹਾਸਾ ਨਿਕਲਦਿਆਂ ਨਿਕਲਦਿਆਂ ਮਸਾਂ ਹੀ ਰੁਕਦਾ ਹੈ । 
ਉਧਰ ਕੁੜੀ ਦੀ ਜਿੰਦ ਨਿਕਲਦੀ ਪਈ ਐ ਤੇ ਇਹਨੂੰ ਖਾਣ-ਪੀਣ ਦੀ ਅੱਗ ਲੱਗੀ ਐ । 


36 ਸਿਰਜਣਾ 


ਅੱਠ ਵਜੇ ਤਕ ਉਡੀਕਣਾ ਮੁਹਾਲ ਹੋ ਗਿਆ ਹੈ। ਤੇ ਸਾਡਾ ਇਕ ਇਕ ਪਲ ਇਕ ਇਕ 
ਸਦੀ ਵਾਂਗ ਗੁਜ਼ਰ ਰਿਹਾ ਹੈ । “ਜਿਵੇ ਵੀ ਕਰੋ ਤੁਸੀ ਉਨ੍ਹਾਂ ਨੂੰ ਬੁਲਾ ਦਿਓ ।'' ਮੈ" ਫਿਰ 
ਤਰਲਾ ਲੈ'ਦਾ ਹਾਂ । 
''ਘਰ ਬੰਦਾ ਤਾਂ ਕੋਈ ਹੈ ਨਹੀ' । ਆਪ ਅਸੀ' ਕਿਧਰ ਜਾਈਏ ।” ਤੈਸ਼ ਵਿਚ ਆ 
ਕੇ ਉਹ ਬੋਲਦੀ ਹੈ ।” 
ਹੁਣ ਤਾਂ ਬਸ ਸਬਰ ਹੀ ਕੀਤਾ ਜਾ ਸਕਦਾ ਹੈ ਤੇ ਅਸੀ" ਕਰ ਰਹੇ ਹਾਂ। ਵੱਡੋ ਦੀ 
ਵਹੁਟੀ ਦੱਸਦੀ ਹੈ ਕਿ ਤੋਈਆਂ ਵਰ੍ਹਿਆਂ ਦੀ ਇਹ ਔਰਤ ਡਾਕਟਰ ਦੀ ਨੂੰਹ ਅਤੇ ਡੀ. ਸੀ. 
ਦੇ ਘਰ ਵਾਲੀ ਹੈ । ਪਰ ਸਾਨੂੰ ਕਾਹਦਾ ਰੋਅਬ ਐ । ਅਸੀ ਤਾਂ ਇਕ ਮਜਬੂਰੀ ਨੂੰ ਫਸੇ 
ਬੈਠੇ ਆਂ। 
''ਇਹ ਵੱਡੇ ਘਰਾਂ ਦੇ ਲੌਕ ਕਿੰਨੇ ਨਿਰਮੋਹੇ ਹੁੰਦੇ ਨੇ ? ਕਿੰਨੇ ਥੇਕਿਰਕ ਹੁੰਦੇ ਨੇ ? 
ਮੈ ਸੋਚਦਾ ਹਾਂ, ''ਇਹ ਲੋਕ ਕਿਸੇ ਦੀ ਪੀੜ ਨੂੰ ਉੱਕਾ ਹੀ ਨਹੀ ਸਿਆਣਦੇ ।' ਹੁਣ ਬੜਾ 
ਹੀ ਅਜੀਬ ਮਾਹੌਲ ਹੈ ਤੇ ਅਸੀ" ਜਿਵੇ ਕੱਚੀ ਕੈਦ ਭੁਗਤ ਰਹੇ ਹਾਂ । 
ਉਹ ਔਰਤ ਬੜ ਆਰਾਮ ਨਾਲ ਸ਼ੀਸੇ ਮੂਹਰੇ ਬੈਠੀ ਆਪਣੇ ਆਪ ਨੂੰ ਸੰਵਾਰ- 
ਸ਼ਿੰਗਾਰ ਰਹੀ ਹੈ । ਬਿਲਕੁਲ ਬੇਫਿਕਰ ਜਿਵੇ ਕੁਝ ਵੀ ਵਾਪਰਨ ਵਾਲਾ ਨਾ ਹੋਵੇ, ਮੇਰੇ 
ਜੀਅ ਵਿਚ ਆ ਰਿਹੈ ਕਿ ਚਾਹ ਦਾ ਗਲਾਸ ਚੁੱਕ ਕੇ ਫਰਸ਼ ਨਾਲ ਮਾਰਾਂ ਤੇ ਚੀਖ ਕੇ ਆਖਾਂ 
''ਲੋਡੀ ਤਲਿੰਡਾ ਦੀ ਔਲਾਦ, ਅਸੀ" ਏਥੇ ਬੈਠਣ ਲਈ ਨਹੀ ਆਏ ।' ਪਰ ਕੀ ਕਰਾਂ, 
ਘਰ ਹੀ ਬਿਗਾਨਾ ਹੈ ਤੇ ਵਕਤ ਵੀ ਬਹੁਤ ਨਾਜ਼ਕ ਹੈ । 
ਪੂਰੇ ਸੱਤ ਵਜੇ ਉਹ ਤਾਜ਼'ਰੋ' ਮੁੜੇ ਹਨ । ਮੈਂ ਗਿਣਤੀ ਦੇ ਲਫਜ਼ਾਂ ਵਿਚ ਜਰੀ ਗੱਕ 
ੇ ਨੂੰ ਸੁਣਾ ਦਿਤੀ ਹੈ । ਸੁਣਦੇ ਸਾਰ ਹ ਗੰਭੀਰ ਹੋ ਗਿਆ ਹੈ। ਡਾਕਟਰ ਕਾਰ ਤੇ 
ਸਾਨੂੰ ਟੇਲਵੇ ਸਟੇਸ਼ਨ ਤੱਕ ਛਡ ਜਾਂਦ' ਹੈ । 
ਹੁਣ ਗੱਡੀ ਤਾਂ ਪੂਰੀ ਸਪੀਡ 'ਤੇ ਚਲ ਰਹੀ ਹੈ ਪਰ ਮੈਨੂੰ ਰੀਂਗਦੀ ਲੱਗ ਰਹੀ ਹੈ । 
ਕਾਹਲੀ ਵੇਲੇ ਇੰਝ ਲਗਦੇ । "ਮੈ ਤਾਂ ਸਚ ਮੁੱਚ ਹੀ ਮਜਨ) ਪੁਤਜ਼ਾ ਬਣ ਗਿਆ ਹਾਂ । ਕਲ 
ਰਿਸ਼ਤੇਦਾਰੀ 'ਚੋ' ਕੁੜੀ ਦੀ ਚਿੱਠੀ ਆਈ ਸੀ ਲਿਖਦੀ ਸੀ. । "ਵੀਰ ਦਿਲਜੀਤ ਨੂੰ ਆਥੀ” 
ਚਿਠਾਂ ਤਾਂ ਲਿਖ ਦਿਆ ਕਰੇ । ਸੁਖ-ਸਾਂਦ ਦਾ ਪਤਾ ਲੱਗਦਾ ਰਹਿੰਦੈ । ਉਹਨੂੰ ਕੀ ਹੋ ਗਿਐ । 
ਚਿੱਠੀ ਲਿਖਣੋ ਵੀ ਜਾਂਦੀ ਰਹੀ ਐ । ਰਾਜ਼ੀ ਵੀ ਹੈ-?'...ਤੇ ਹੋਰ ਕਿੰਨਾ ਕੁਝ । ਪਰ ਮੈਂ 
ਤਾਂ ਉਹਦਾ ਸੁਨੇਹਾ ਵੀ ਨਹੀ ਪੁਚਾ ਸਕਿਆ । ਦੋ ਵਰ੍ਹੇ ਪਹਿਲਾਂ ਰਿਸ਼ਤੇਦਾਰੀ 'ਚੋਂ' ਇਹ 
ਕੁੜੀ ਸਾਡੇ ਪਿੰਡ ਪੜ੍ਹਨ ਆਈ ਸੀ ਤੇ ਇੰਨੇ ਕੁ ਚਿਰ ਵਿਚ ਰਸ ਬੜੀ ਨਿੱਘ ਦੋਸਤੀ 
ਦਿਲਜੀਤ ਨਾਲ ਗੈਢ ਲਈ ਸੀ । ਮੈ' ਸੋਚਦਾ ਸਾਂ। ਸ਼ਾਇਦ ਖੂਨ ਦੇ ਰਿਸ਼ਤ ਖ਼ਤਮ ਹੋ 
ਰਹੇ ਹਨ ਤੇ ਮੋਹ ਦੇ ਰਿਸ਼ਤੇ ਉਸਰ ਰਹੇ ਹਨ । ਪਰ ਮੈ ਬਹੁਤ ਗਲਤੀ ਕੀਤੀ । ਹੁਣ 
ਸ਼ਾਇਦ ਦਿਲਜੀਤ ਕਦੀ ਵੀ ਚਿੱਠੀ ਨਹੀ` ਲਿਖ ਸਕੇਗੀ । ਤੇ ਪਰਦੇਸ ਬੈਠੀ ਮਗ ਜੀ 
ਦੀ ਕੁੜੀ ਨੂੰ ਮੈ ਹੀ ਲਿਖਾਂਗ', ਕਮਲੀਏ ਦਿਲਜੀਤ ਤਾਂ ਪਿਛਲੇ ਵਰ੍ਹੇ ਵਿਆਹੀ ਗਈ 
ਸੀ, ਪਿਛਲੇ ਹਫਤੇ ਉਸ ਧੀ ਜੰਮੀ ਸੀ ਤੇ ਬੀਤੇ ਦਿਨ _ਉਹਦੇ ਖੁਦ ਵੀ ਸਵਾਸ ਪੂਰੇ 
ਕਰ ਗਈ ਹੈ । ਬਸ ! ਤੇ ਹੋਰ ਕੁਝ ਵੀ ਨਹੀ' । 


ਸਿਰਜਣਾ 37 


ਮੇਰੀ ਖਿਆਲਾਂ ਦੀ ਇਹ ਲੜੀ ਖਬਰੇ ਕਿੰਨੀ ਕੁ ਦੇਰ ਹੋਰ ਚਲਦੀ ਜੇ ਸਟੇਸ਼ਨ 'ਤੇ 
ਉਨ੍ਹਾਂ ਮੈਨੂੰ ਉਤਰਨ ਲਈ ਨਾ ਆਖ ਦਿਤਾ ਹੁੰਦਾ । ਰਾਤ ਬਾਰਾਂ ਵਜੇ ਤਕ ਸਰਕ ਆਈ ਹੈ । 
ਪਰ ਪਿੰਡ ਹਾਲਾਂ ਵੀ ਵੀਹ ਕਿਲੋਮੀਟਰ ਦੀ ਵਿਥ 'ਤੇ ਹੈ । ਟੈਕਸੀ ਤੋ ਇਲਾਵਾ ਘਰ ਪੁੱਜਣ 
ਦਾ ਕੋਈ ਸਾਧਨ ਨਹੀਂ' । ਸਾਡੀ ਮਜਬੂਰੀ ਨੂੰ ਵੇਖਦਿਆਂ ਟੈਕਸ) ਵਾਲੋਂ ਨੇ ਵੀ ਮੂੰਹ ਪਾੜਕੇ 
ਪੈਸੇ ਮੰਗ ਲਏ ਹਨ । ਸਾਨੂੰ ਲੌੜ ਹੈ । ਅਸੀਂ ਟੈਕਸੀ ਕਰਦੇ ਹਾਂ । ਪੈੱਡਾ ਘਟ 
ਰਿਹਾ ਹੈ । 

“ਵੱਡੇ ਘਰਾਂ ਦੇ ਲੋਕ ਕਿੰਨੇ ਬੇਕਿਰਕ ਹੁੰਦੇ ਨੇ ? ਕਿਨੇ ਨਿਰਮੋਹੇ ਹੁੰਦੇ ਨੇ ?” ਵਾਰ 
ਵਾਰ ਇਹੋ ਸਵਾਲ ਮੇਰੇ ਜ਼ਿਹਨ ਵਿਚ ਚੱਕਰ ਕੱਟ ਰਿਹੈ । 

ਪਿੰਡ ਪਹੁੰਚਦਿਆਂ ਹੀ ਮੈ` ਸੋਚਦਾ ਹਾਂ ਘਰੋਂ ਹੁੰਦਾਂ ਜਾਵਾਂ । ਪਰ ਦਹਿੱਲੀਜ ਟੱਪਦਿਆਂ 
ਹੀ ਮੋਰਾ ਮੱਥਾ ਠਣਕ ਜਾਂਦਾ ਹੈ । ਵਿਹੜੇ ਵਿਚ ਸੁੱਤੇ ਉਨ੍ਹਾਂ ਦੇ ਬੱਚੇ ਵੇਖਕੇ ਮੈਨੂੰ ਸਾਰਾ ਕੁਝ 
ਸਮਝ ਆ ਗਿਆ ਹੈ । ਮੈਂ ਉਹਨੀ' ਪੈਰੀ ਪਰਤ ਮੁਸੀਬਤ ਮਾਰਿਆਂ ਦੇ ਘਰ ਨੂੰ ਹੋ ਤੁਰਦਾ 
ਹਾਂ । ਹਾਲੀ ਉਹ ਅੰਦਰ ਲੀ ਵੜੇ ਹਨ ਕਿ ਮੈਂ ਵੀ ਜਾ ਪੁੱਜਾ ਹਾਂ । ਅੰਦਰ ਦੀਵੇ ਦੀ ਨਿੰਮ੍ਰੀ 
ਨਿੰਸ੍ਹੀ ਲੋਅ ਹੈ ਤੇ ਇਕ ਵੀਰਾਨ ਚੁੱਪ ! ਸਾਰਾ ਘਰ ਫੋਲ ਮਾਰਨ ਤੋ ਬਾਅਦ ਉਹ ਪੌੜੀਆਂ 
ਚੜ੍ਹਦੇ ਹਨ । ਮੇਰਾਂ ਰਹਿੰਦਾ ਖੂੰਹਦਾ ਸ਼ੱਕ ਵੀ ਯਕੀਨ ਵਿਚ ਬਦਲ ਗਿਆ ਹੈ । 

“ਵੇ ਤੈਨੂੰ ਤਾਂ ਸਹਿਕਦੀ ਹੀ ਤੁਰ ਗਈ ।” ਪੁੱਤਰ ਦੇ ਗਲ _ਲਿਪਟਦਿਆਂ ਹੀ ਮਾਂ 
ਧਾਂਹੀ' ਰੋ ਪਈ । ਸਾਰੇ ਚੀਖ ਚਿਹਾੜਾ ਪੈ ਗਿਆ । ਇਸ ਬੇ ਵਕਤੀ ਮੌਤ 'ਤੇ ਆਂਢ= 
ਗੁਆਂਢ ਦੀਆਂ ਵੀ ਅੱਖਾਂ ਸਿੱਲੀਆਂ ਹੋ ਗਈਆਂ । ਹੁੰਦੀਆਂ ਵੀ ਕਿਉ” ਨਾ, ਹਾਲੀ ਵਿਚਾਰੀ 
ਕਲ ਜੈਮੀ ਤੇ ਅੱਜ ਤੁਰਦੀ ਬਣੀ । ਨਾ ਪਹਿਨਿਆ ਨਾ ਹੌਢਾਇਆ । 

ਮੇਰੀਆਂ ਨਜ਼ਰਾਂ ਲਾਸ਼ ਤਲਾਸ਼ ਰਹੀਆਂ ਹਨ । ਮੈ” ਡਰ ਗਿਆ ਹਾਂ । ਸੋਚਦਾ ਹਾਂ 
ਕਿਧਰੇ ਵਿਚਾਰੀ ਦੀ ਲਾਸ਼ ਹਸਪਤਾਲ ਦੇ ਕਾਰਿੰਦਿਆਂ ਦੀ ਚੀਰ ਫਾੜ ਦੀ ਭੇਟ ਹੀ ਨਾਂ 
ਚੜ੍ਹ ਗਈ ਹੋਵੇ । ਪਰ ਬਾਅਦ ਵਿਚ ਪਤਾ ਲਗਦੈ ਕਿ ਉਹ ਤਾਂ ਉਧਰ ਬਾਹਰਲੇ ਘਰੇ ਰੱਖੀ 
ਹੈ। ਅਸੀ ਭਾਹਲੇ ਕਦਮੀ' ਉਧਰ ਚਲ ਪੈਦੇ ਹਾਂ । ਵਿਹੜੇ ਵਿਚ ਲੌਕਾਂ ਦਾ ਹਜੂਮ ਹੈ । 

ਹਰ ਕੋਈ ਅਤੀਤ ਫਰੋਲ ਰਿਹੈ । ਸਾਹਮਣੇ ਚਿੱਟੀ ਚਾਦਰ ਵਿਚ ਲਿਪਟੀ ਉਹ ਪਈ ਹੈ । 
ਉਹ ਜਿਸ ਦੁਨੀਆਂ 'ਤੇ ਹਾਲੀ ਕੁਝ ਵੀ ਨਹੀ ਸੀ ਵੇਖਿਆ । ਅਤੀਤ ਨੂੰ ਚਿਤਾਰਦਿਆਂ 
ਅਸਾਂ ਸਾਰੀ ਰਾਤ ਅੱਖਾਂ 'ਚੋਂ ਗੁਜ਼ਾਰ ਦਿਤੀ ਹੈ ! ਨੀ'ਦਰ ਨਾਲ ਸਾਡੀਆਂ ਅੱਖਾਂ ਮਿਚਦੀਆਂ 
ਜਾ ਰਹੀਆਂ ਹਨ । ਦਿਨ ਚੜ੍ਹਦਿਆਂ ਹੀ ਆਂਢੀ-ਗੁਆਂਢੀ ਬਾਲਣ ਦੇ ਆਹਰ ਵਿਚ ਲੱਗ 
ਗਏ ਹਨ । 

ਜ਼ਾਹ ਫਿਰ ਆ ਟਪਕਿਆ ਹੈ, 'ਮਥਿਆਂ ਕੁੜੀ ਦਾ ਤਾਂ ਬੜਾ ਹੀ ਲੋਹੜਾ ਹੋਇਆ ।'' 
ਵਿਹੜੇ ਵੜਦਾ ਸ਼ਾਹ ਬੋਲਦਾ ਹੈ । 

“ਬੁੱਜ ਜੀ ਡਾਢੇ ਅੱਗੇ ਕਾਹਦਾ ਜੋਰ ਐ ।” ਚੰਦਾ ਸਿੰਘ ਦੀ ਆਵਾਜ਼ ਜਿਵੇ” ਖੂਹ 
ਵਿਚੋ ਆਉਦੀ ਹੈ । ''ਆਹੋ ਜੀ, ਨਾਲੋ ਉਹਦੀ ਰਜਾ ਬਿਨਾਂ ਤਾਂ ਪੱਤਾ ਵੀ ਨਹੀ” 
ਹਿਲਦਾ ।” ਸ਼ਾਹ ਹੁੰਗਾਰਾ ਭਰਦਾ ਹੈ । 

ਐਸ ਵਕਤ ਮੈਨੂੰ ਮਖੋਟੇ ਹੇਠੋਂ ਸ਼ਾਹ ਦਾ ਅਸਲ ਚਿਹਰਾ ਨਜ਼ਰ ਆ ਰਿਹਾ ਹੈ । ਇਕ 


38 ਜਿਰਜਣਾ 


ਵਾਰੀ ਬੱਸ ਇਹਦੇ ਖੇਤਾਂ ਲਾਗਲੀ ਖਾਈ ਵਿਚ ਡਿੱਗ ਪਈ ਸੀ । ਰਾਤ ਦੇ ਟਾਈਮ ਕੌਪਨ) 
ਤੋਂ ਚੋਰੀ ਡਰਾਈਵਰ ਉਹ ਬੱਸ ਭਜਾ ਲਿਆਇਆ ਸੀ । ਡਰ ਮਾਰੇ ਉਹਦ' ਰੈਗ ਉਡਦਾ 
ਜਾਂ ਰਿਹਾਂ ਸੀ । ਪਿੰਡ ਦੇ ਲੋਕ ਤਰਾਹ ਤਰਾਹ ਕਰ ਰਹੇ ਸਨ ਕਿ ਕਿਵੇ ਨਾ ਕਿਵੇ ਇਹਦੀ 
ਬੱਸ ਨਿਕਲੇ ਤੇ ਵਿਚਾਰਾ ਟਾਈਮ ਸਿਰ ਅਸਲ ਟਿਕਾਣੇ ਜਾ ਪੁੱਜੇ । ਨਹੀ” ਤਾਂ ਵਿਚਾਰੇ ਦੀ 
ਨੌਂਕਰੀਉ' ਛੁੱਟੀ ਹੋ ਜਾਊ । 

ਉਦੋ ਵੀ ਸ਼ਾਹ ਉਧਰ ਆ ਨਿਕਲਿਆ ਸੀ ਤੇ ਸ਼ਰਾਬ ਦੇ ਨਸ਼ੇ ਵਿਚ ਗੁੱਟ ਹੋਇਆ 
ਡਰਾਈਵਰ ਨੂੰ ਧਮਕੀਆਂ ਦੇ ਰਿਹਾ ਸੀ । “ਅਖੇ ਸਹੁਰਿਆ ਇਕ ਤਾਂ ਗਲਤ ਕੌਮ ਕਰ 
ਹੀ ਦਿੱਤਾ, ਹੁਣ ਮੇਰੀ ਫਸਲ ਕਾਹਨੂੰ ਉਜਾੜਦੈ” ।” 

“ਮੁੰਡਿਆ ਚਾਹ ਦੇ ਬਈ ਸ਼ਾਹ ਨੂੰ ।'' ਹੌਰ ਕੋਈ ਗੱਲ ਨਾ ਤੁਰਦੀ ਵੇਖਕੇ ਚੈਦਾ ਸਿੰਘ 
ਆਖਦਾ ਹੈ । "ਨਹੀ" ਚੰਦਾ ਸਿਆਂ ਚਾਹ ਨਹੀ' ਪੀਣੀ । ਮੈਨੂੰ ਜ਼ਰਾ ਕਾਹਲੀ ਆ । 
ਲੰਘਿਆ ਜਾਂਦਾ ਸੀ, ਸੋਚਿਆ ਮੂੰਹ ਵਿਖਾਂਦਾ ਜਾਵਾਂ । ਕੁੜੀ ਦਾ ਬਹੁਤ ਮਾੜਾ ਹੋਇਐ । 
ਚੰਗਾ ਫਿਰ, ਕੋਈ ਲੋੜ ਪਵੇ ਤਾਂ ਸੁਨੇਹਾ ਭਜ ਦੇਵੀਂ, ਮੈ ਘਰ ਨਾ ਹੋਇਆ ਤਾਂ ਠੇਕੇ 'ਤੇ 
ਹੋਵਾਂਗਾ ।' ਆਖਦਿਆਂ ਉਹ ਵਿਹੜਿਉ” ਬਾਹਰ ਹੋ ਜਾਂਦਾ ਹੈ। ਮੈਨੂੰ ਪਹਿਲੀ ਵਾਰ ਜਾਪਿਆ 
ਹੈ ਜਿਵੇ ਵੱਡੇ ਘਰਾਂ ਦੇ ਲੌਕ ਬੇਕਿਰਕ ਹੀ ਨਹੀ' ਸਗੋ” ਬਵਕੂਫ ਵੀ ਹੁੰਦੇ ਹਨ । 


[ਪਿੰਡ ਤੇ ਡਾਕਘਰ ਸ਼ੇਰਪੁਰ-141121. ਜ਼ਿਲਾ ਲੁਧਿਆਣਾ] 


ਗਿ 


ਸਿਰਜਣਾ 39 


40 


ਰਾਜਿੰਦਰ ਸੋਢੀ 


ਦਗੜ ਦਗੜ ਕਰਦੇ ਘੋੜੇ ਆਉਣ 


ਬੈਠਕ 'ਚੋ ਪਿਤਾ ਦੀ ਤਲਵਾਰ ਨੂੰ ਲਾਹ ਕੇ 

ਲੋਟੇ ਦੇ ਜੈਗਾਲੇ ਟਰੈਕ 'ਚ 

ਆਜੀਵਨ ਕਾਰਾਵਾਸ ਦੀ ਸਜ਼ਾ ਦੇ ਦਿੱਤੀ ਗਈ ਹੈ 
ਹੁਣ ਤਲਵਾਰ ਦੀ ਥਾਂ ਤਾਨਪੁਰੇ ਨੇ ਲੈ ਲਈ ਹੈ 
ਹੁਣ ਜਦੋ' ਵੀ ਬੈਠਕ 'ਚ 

ਤਾਨਪੁਰੇ ਦੀ ਧੁਨੀ ਗੂੈਜਦੀ ਹੈ 

ਆਖਣ ਨੂੰ ਪਿਤਾ ਬੈਠਕ'ਚ ਬੈਠਿਆ ਹੁੰਦਾ ਹੈ 

ਪਰ ਉਹ ਤਾਂ 

ਤਲਵਾਰ ਦੇ ਰੁਖ਼ਸਤ ਹੋਣ ਵਾਲੀ ਸ਼ਾਮ ਨੂੰ ਹੀ 
ਇਸ ਘਰ ਨੂੰ ਅਲਵਿਦਾ ਕਹਿ ਕੇ ਤੁਰ ਗਿਆ ਸੀ 
'ਤੇਰਾ ਕੀ ਬਣਿਆ' ਆਘ 

ਤੁਸੀ ਮੈਨੂੰ ਘਾਇਲ ਕਰ ਕੇ ਮੁਸਕਰਾਂਦੇ ਹੋ 

ਮੈਂ ਨਿਰਉਤਰ ਜਿਹਾ ਲਾਚਾਰ ਹੋ ਕੇ ਸੋਚਦਾ ਰਾਂ 
ਮੈ ਆਲ੍ਹਣੇ 'ਚੋ' ਭੁੰਜੇ ਡਿਗਿਆ ਬੋਟ ਹਾਂ 

ਤੁਹਾਡੇ 'ਚੋ' ਕਿਸੇ ਸਨੇਹੀ ਹੱਥਾਂ ਨੇ 

ਮੁੜ ਮੈਨੂੰ ਆਲ੍ਹਣੇ 'ਚ ਰੱਖ ਵੀ ਦਿਤਾ ਸੀ 

ਪਰ ਮੈ” ਚਿੜੀ ਦੀਆਂ ਨੂੰਗਾਂ ਦਾ ਕੀ ਕਰਾਂ $ 

ਹੁਣ ਚਿੜੀ ਨੂੰ ਮੇਰੇ ਮਾਸ 'ਚੋ” 

ਦੁਸ਼ਮਨ ਦੇ ਹੱਥਾਂ ਦੀ ਬੋ ਆਉਂਦੀ ਹੈ 

ਕੱਲ ਸ਼ਾਮ 

ਜਿਹੜੀ ਚਿੜੀ ਸ਼ੀਸ਼ੇ 'ਤੇ ਠੂੰਗਾਂ ਮਾਰ ਮਾਰ 

ਆਪਾ ਲਹੂ-ਲੂਹਾਣ ਕਰਦੀ ਰਹੀ 

ਉਹ ਮੇਰੀ ਬੈਠਕ 'ਚ ਤਾਂ ਕੀ 

ਸ਼ਹਿਰ ਵਿਚ ਵੀ ਨਹੀ ਪਰਤੀ 

ਤੇ ਸ਼ੀਸ਼ਾ ਕੰਧ 'ਤੇ ਉਵੇ' ਦਾ ਉਵੇਂ” ਸੁਸ਼ੋਭਿਤ ਹੈ 
ਸੋ ਹੁਣ ਤਾਂ ਦਗੜ ਦਗੜ ਕਰਦੇ ਘੋੜੇ ਆਉਣ 
ਸੁਮਾਂ ਹੇਠਾਂ ਰੌੱਦਦੇ 'ਕੁਝ' ਗੁਜ਼ਰ ਜਾਣ 

ਤੇ ਚਿਰੜ ਚਿਰੜ ਦੀ ਆਵਾਜ਼ ਵਰਗਾ ਕੁੱਝ ਵਾਪਰੇ । 


ਇਿ 
[200, ਸੈਕਟਰ 23 ਏ, ਚੈਡੀਗੜ੍ਹ] 


ਸਿਰਜਣਾ 


ਨ. ਸ. ਨੂਰ 
ਬਰਤਾਨਵੀ ਵਿਦਿਅਕ ਢਾਂਚੇ 'ਚ ਨਸਲਵਾਦ ਅਤੇ 
ਰੋਗਦਾਰ ਸਾਹਿਤਕਾਰ ਦਾ ਫ਼ਰਜ਼ 


[ਪ੍ਰਗਤੀਸ਼ੀਲ ਲਿਖਾਰੀ ਸਭਾ (ਗ੍ਰੇਟ ਬਿ੍‌ਟਿਨ) ਸਾਉਥਾਲ ਬਰਾਂਚ ਵਲੋ ਕੀਤੀ ਗਈ ਅੱਠਵੀ' 

ਸਰਬ ਬਰਤਾਨੀਆਂ ਪੰਜਾਬੀ ਲੇਖਕ ਕਾਨਫਰੈਸ ਵਿਚ ਪੜ੍ਹੇ ਗਏ ਪਰਚੇ ਦਾ ਸੰਖੇਪ ਰੂਪ] 

ਨਸਲਵਾਦ ਦਾ ਇਤਿਹਾਸ ਮਨੁੱਖ ਦੇ ਮੁਨ'ਫ਼ੇ ਦੀ ਖੂਨੀ ਲੜ'ਈ ਦਾ ਇਤਿਹਾਸ ਹੈ। 
1492 ਵਿਚ ਕੋਲੰਬਸ ਦੇ ਅਮਰੀਕਾ ਲੱਭਣ ਨਾਲ ਹੀ ਬਸਤੀਵਾਦੀ ਯੁਗ ਸ਼ੁਰੂ ਹੋਇਆ । 
ਯੂਰਪੀ ਸਰਮਾਏਦਾਰਾਂ ਨੇ ਅਮਰੀਕੀ ਮੈਦਾਨਾਂ 'ਚੋਂ` ਗੈਨਾ, ਤਮਾਕੂ, ਚੌਲ, ਕਪਾਹ _ਆਦਿ 
ਪੈਦਾ ਕਰਕੇ ਯੂਰਪੀ ਮੰਡੀ 'ਚ ਮੁਨਾਫ਼ਾ ਕਮਾਉਣ ਦੀ ਸਕੀਮ ਬਣਾਈ । .ਮਜ਼ਦੂਰਾਂ ਦੀ ਲੋੜ 
ਸੀ । ਆਦਿਵਾਸੀ ਵਗਾਰੀ ਬਣਾਏ ਗਏ ਅਤੇ ਅਫ਼ਰੀਕਾ ਤੋ' ਲੱਖਾਂ ਨੀਗਰੋਂ ਪਸ਼ੂਆਂ ਵਾਂਗ 
ਜਹਾਜ਼ਾਂ 'ਚ ਤਾੜ ਕੇ ਉਮਰ ਭਰ ਦੀ ਬਿਨਾ ਮੁਆਵਜ਼ਾ ਮੁਸ਼ਕੱਤ ਲਈ ਅਮਰੀਕਾ ਢੋਏੇ ਗਏ । 
ਇਉ” ਨਿੱਜੀ ਗੁਲਾਮੀ ਦੀ ਪ੍ਰਥਾ ਚਲੀ । ਨੀਗਰੋ ਨੂੰ ਮਨੁੱਖ ਤੋਂ ਗਾਜਰ ਮੂਲ) ਤੇ ਵਿਕਰੀ 
ਦੀ ਵਸਤ ਬਣਾ ਦਿੱਤਾ ਗਿਆ । 

ਜੱਗ ਨਾਮੀ ਜਹਾਜ਼ 'ਚੋ ਅਮਰੀਕਾ ਲਿਜਏ ਜਾਂਦੇ 130 ਨੀਗਰੋ ਇਸ ਲਈ ਸਮੁੰ- 
ਦਰ ਵਿਚ ਸੁੱਟ ਦਿੱਤੇ ਗਏ ਕਿ ਜਹਾਜ਼ ਵਿਚ ਪੀਣ ਵਾਲੇ ਪਾਣੀ ਦੀ ਘਾਟ ਸੀ । ਮੁਨਾਫ਼ੇ 
ਦੇ ਰੱਬ ਦਾ ਤਰਸ ਜਾਂ ਮਨੁੱਖੀ ਪਿਆਰ ਨਾਲ ਕੋਈ ਰਿਸ਼ਤਾ ਨਹੀ” ਹੁੰਦਾ । ਏ. ਚਾਰਟਰ 
ਅਨੁਸਾਰ ਸਪੇਨ ਤੇ ਪੁਰਤਗਾਲ ਨੇ ਭਾਵੇ" ਮਨੁੱਖਾਂ ਨੂੰ ਗੁਲਾਮ ਬਣਾਉਣ ਵਿਚ ਪਹਿਲ 
ਕੀਤੀ ਪਰ ਇੰਗਲੰ'ਡ ਜਲਦੀ ਹੀ ਦੁਨੀਆਂ ਦਾ ਨੰਬਰ ਇਕ ਦਾਸ-ਸੌ ਦਾਗਰ ਬਣ ਗਿਆ । 
ਆਰ. ਸੀਗਲ ਦੀ ਪੁਸਤਕ ਰੇਸ ਵਾਰ 1966 ਵਿਚ ਲਿਖਿਆ ਹੈ : 

“110੬ 318੯੬ 0800 ₹੩੧5 1076 108 116 1102੬ 01 261011181 
€82101(80100..... :14 ੧੩5 (02 03515 91 81150, ੮੬060 ੩॥ &01611- 
680 ॥1616801112 705]9€11($ 8੧90 010 60076 07 100050181  &੧805- 
00110 1( ੧੩੧ ੧02 10੬€ 17੦01 7071 518੧€ 0800 87੦ 50237 
8923 ੧0161 10000660 10060 01 092 _ 6801181 07 11810 
100050181 1੧੬੮੯੦101100.'” 

ਉਨ੍ਹਵੀ ਸਦੀ 'ਚ ਭਾਰਤ ਦਾ ਕਪੜਾ ਉਦਯੋਗ (ਢਾਕੇ ਦੀ ਮਲਮਲ ਆਦਿ) 
ਤਬਾਹ ਕਰ ਦਿੱਤਾ ਗਿਆ । ਭਾਰਤ ਚੋ" ਚਾਂਦੀ ਤੇ ਹੋਰ ਧਾਤਾਂ ਦੀ ਲੁੱਟ ਸ਼ੁਰੂ ਹੋਈ । ਸੋਨੇ 
ਦੀ ਚਿੜੀ ਨੂੰ ਮੁਨਾਫ਼ੇ ਦਾ ਬਾਜ਼ ਪੈ ਗਿਆ । ਭਾਰਤੀ ਵਗਾਰੀ ਬਣਾ ਕੇ ਅਫ਼ਰੀਕਾ _ਲਿਜਾਏ 
ਗਏ । ਦਿਨ ਰਾਂਤ ਹੱਤ-ਤੋੜ ਮੁਸ਼ੱਕਤ ਲੈਣ ਮਗਰੋ, ਭਾਰਤੀ ਤੇ ਅਫ਼ਰੀਕੀ ਗ਼ੁਲਾਮਾਂ ਨਾਲ 
ਪਸ਼ੂਆਂ ਤੋ ਭੈੜਾ ਸਲੂਕ ਕੀਤਾ ਜਾਂਦਾ । ਪਰ ਮਨੁੱਖਾਂ ਨਾਲ ਪਸ਼ੂਆਂ ਵਾਲਾ ਸਲੂਕ ਈਸਾਈ 
ਸਿਰਜਣਾ 41 


ਮੱਤ ਦੀ 'ਬਰਾਬਰੀ' ਦੀ ਸਿਖਿਆ ਨਾਲ ਮੇਲ ਨਹੀ” ਸੀ ਖਾਂਦਾ । 

ਮਨੁੱਖਾਂ ਨਾਲ ਹੁੰਦੇ ਇਸ ਅਣ-ਮਨੁੱਖੀ ਸਲੂਕ ਨੂੰ ਠੀਕ ਸਿੱਧ ਕਰਨ ਲਈ ਮਨੂੰ ਦੀ 
ਜ਼ਾਤ ਪਾਤ ਵਾਂਗ ਖਚਰੀਆਂ ਦਲੀਲਾਂ ਘੜੀਆਂ ਗਈਆਂ । ਕਾਲੇ ਮਨੁੱਖਾਂ ਦੇ ਪਸ਼੍ਹਆਂ ਦੀ 
ਪੱਧਰ ਤੱਕ ਘਟੀਆ ਹੋਣ ਦੀ ਮਿੱਥ ਘੜੀ ਗਈ । ਇਹੀ ਨਸਲਵਾਦ ਹੈ । ਡਾ. ਕਾਕਸ 
“ਕਾਸਟ ਕਲਾਸ, ਰੋਸ' ਵਿਚ ਲਿਖਦਾ ਹੈ : 

''।੧੬੪੪੬ 01 60601 ਹ> 0੮੧ 1੧੧੬ 7108 ੮₹06॥ (0 11351 
780 15 06006 (0 15621. 1 05 ੬੧[716110 ੮1355 085 ੩3੧ ੬26007112 
10੮੬6(10੬੧ 1੧ 01੧5 ੮੦॥੧1੮110॥ 800 1੧ ੧111 ਹੱਟਵਿਗਹ 1 ੮111 (12 5872 
੮12੦0 88 ॥ ਜਾਹਪੀਰਂ 88 8(੧੩੦£ 0੦॥ [718੧੬ ॥॥੦1੬71₹ 30 18110 800 
68[0131.” 

1684 ਵਿਚ ਇਨਸਾਈਕਲੌਪੀੜੀਆ ਬਿ੍‌ਟੈਨਿਕਾ ਵਿਚ ਲਿਖਿਆ ਮਿਲਦਾ ਹੈ : 

'।ਰਨ 0ਿ!! 16666 ੩੯276 1085 €੯€7 628 0151112015120 88 & 
181 61 56166, ੧ 001 07 30 8₹115 300 112 0ਿ06310%11681 €00੨- 
1੧੯ 18000 07 110 0$ 12630 ]੧101371007.॥੧੧5੧੨ 35 0੦116 6) 01ਏ 
ਜਾ॥012 1510₹₹ 01730, 107002100£ 0015 0507੮ 1106.” 

ਨਸਲਵਾਦੀ ਲੁਟੇਰੇ ਸਰਮਾਏਦਾਰਾਂ ਨੇ ਆਪਣੀ ਲੁੱਟ ਨੂੰ ਜਾਇਜ਼ ਦੱਸਣ ਤੇ ਕਾਇਮ 
ਰੱਖਣ ਲਈ ਨਸਲ ਦੇ ਆਧਾਰ 'ਤੇ ਤਿੰਨ ਢਘੌ'ਜਲੇ ਰਚੇ : 
1. ` ਚਿੱਟਾ ਮਨੁੱਖ ਡਾਰਵਿਨ ਦੀ ਇਵੌਲਿਊਸ਼ਨ ਥਿਊਰੀ ਦੇ ਮੁਤਾਬਿਕ ਸਭਿਅਤਾ ਦੀ 

ਸਿਖ਼ਰ 'ਤੇ ਹੈ । 
2. `ਕਾਲੋ ਲੋਕ ਪਸ਼ੂਆਂ ਬਰਾਬਰ ਹਨ ਤੇ ਕੋਈ ਸਭਿੱਅਤਾ ਨਹੀਂ ਉਸਾਰ ਸਕਦੇ । 
3. ਨਸਲੀ ਮਿਸ਼੍ਣ ਇਖਲਾਕੀ, ਦਿਮਾਗ਼ੀ ਤੇ ਸਭਿਆਚਾਰਗ ਨਿਘਾਰ ਵਲ ਲਿਜਾਂਦਾ 

ਹੈ। 

ਇਹਨਾਂ ਬੋਥੀਆਂ ਦਲੀਲਾਂ ਦੇ ਪੈਰਾਂ ਥੱਲੇ ਏਨੀ ਕੁ ਜ਼ਮੀਨ ਹੈ, ਜਿੰਨੀ ਇੰਦਰਾ ਗਾਂਧੀ 
ਦੀ ਐਮਰਜੈ'ਸੀ ਦੀ ਪਿੱਠ-ਪੂਰਨ ਦੀ ਨੀਤੀ ਥੱਲੇ । ਅੱਜ ਤੌ ਚਾਰ ਹਜ਼ਾਰ ਵਰ੍ਹੇ ਪਹਿਲਾਂ 
ਜਦੋਂ ਸਾਰਾ ਯੂਰਪ ਜੰਗਲਾਂ `ਚ ਵਸਦਾ ਸੀ ਚੀਨੀ, ਭਾਜਤੀ ਤੈ ਅਫ਼ਰੀਕੀ ਸਭਿਅਤਾ ਦੇ 
ਚਿੰਨ੍ਹ ਦੁਰਲੱਭ ਨਹੀ ਸਨ । ਬੋਅਡ ਪੰਜ ਮਨੁੱਖੀ ਨਸਲਾਂ ਮੰਨਦਾ ਹੈ ਤੇ ਕੂਨ, ਗਾਰਨ, 
ਬਰਡਮੈਲ ਤੀਹ ਮਨੁੱਖੀ ਨਸਲਾਂ ਮੰਨਦੇ ਹਨ । ਪਰ ਸਾਰੇ ਵਿਦਵਾਨ ਦੋ ਗੱਲਾਂ 'ਤੇ ਸਹਿਮਤ 
ਹਨ ਕਿ ਕੋਈ ਨਸਲ ਖਾਲਸ ਨਹੀਂ' ਹੈ ਅਤੇ ਰੋਗ ਦੇ ਆਧਾਰ 'ਤੇ ਨਜਲਾਂ ਦਾ ਵਧੀਆ, 
ਘਟੀਆ ਸਿਖਣਾ ਅਣਵਿਗਿਆਨਕ ਹੈ । 

ਕਾਰਲ ਮਾਰਕਸ ਠੀਕ ਹੀ ਤਾਂ ਲਿਖਦਾ ਹੈ ਕਿ "ਸਰਮਾਏਦਾਰੀ ਇਸ ਦੂਨ,ਆਂ ਵਿਚ 
ਸਿਰ ਤੋ' ਪੈਰਾਂ ਤਕ, ਇਕ ਇਕ ਰੋਮ 'ਚੋਂ' ਖੂਨ ਤੇ ਗੈਦਗੀ ਕੇਰਦੀ ਆਈ ।” 

ਲੁਟੇਰਾ, ਨਸਲਵਾਦ ਦੇ ਅਜ਼ਮਾਏ ਹੋਏ ਖੂਨੀ ਹਥਿਆਰ ਨੂੰ ਦੋ ਪ੍ਰਕਾਰ ਨਾਲ 
ਵਰਤਦਾ ਹੈ । ਗੋਰੇ ਤੇ ਕਾਲੋ ਮਜ਼ਦੂਰ ਨੂੰ ਪਾੜੀ ਰਖਣ ਲਈ ਤਾਂ ਜੋ ਉਹ ਰਲਕੇ ਮੁਨਾਫ਼ੇ 


42 ਸਿਰਜਣਾ 


ਦਾ ਭੋਗ ਨਾ ਪਾ ਸਕਣ । 

ਸਰਮਾਏਦਾਰੀ ਦੀਆਂ ਸਾਰੀਆਂ ਲਾਹਣਤਾਂ ਬੇਰੁਜ਼ਗਾਰੀ, ਜੁਰਮ, _ਬਦਇਖਲਾਕੀ, 
ਸਿੱਕੇ ਦਾ ਫੈਲਾਅ, ਘਰਾਂ ਦੀ ਘਾਟ, ਵਿਦਿਆ ਦਾ ਨਿਘਾਰ ਆਦਿ ਲਈ ਕਾਲੋਂ ਆਵ'ਸੀਆਂ 
ਨੂੰ ਕੁਰਬਾਨੀ ਦਾ ਬੱਕਰਾ ਬਣਾਇਆ ਜਾਂਦਾ ਹੈ ਜਿਵੇ 1930 ਦੇ ਦਹਾਕੇ ਵਿਚ ਹਿਟਲਰ 
ਨੇ ਯਾਹੂਦੀਆਂ ਨੂੰ ਬਣਾਇਆ ਸੀ । 

ਜਾਰਜ ਬਰਨਾਰਡ ਸ਼ਾਅ ਆਪਣੀ ਕਿਤ'ਬ 'ਏ ਡੌਸਟਨੀ ਆਫ਼ ਮੈਨ' ਵਿਚ ਲਿਖਦਾ 
ਹੈ ਕਿ ਗੋਰਾ (ਅੰਗਰੇਜ਼) ਦੁਨੀਆਂ ਦੀ ਹਰ ਬੁਰ'ਈ ਕਰਕੇ ਵੀ ਦਲੀਲ ਵਜੋ" ਕੋਈ ਨਾ ਕੋਈ 
ਬਹਾਨਾ ਪੇਸ਼ ਕਰਦਾ ਹੈ : 

11੬੬ 18 ੧06110£ 560 086 07 8੦ 2066 0181 ੧੦0 ੮11 780 3॥ 
॥1151 ਗ1੩॥ 60102 11, 60 ੧੦੦ ੮111 ੧੬੮੬ _0ਿ)0 8 81150 ਸ)੧॥ 
10 (0 ੧7੦. ਸੋ 005 €੯€1$11102 011 21061]. ਸਿੱਏ 0੧5 ੧੦੫ 
08 ॥3610112 ]111161]15, 10 7025 $੦0 03੧ 005191053 ]71067765, 106 
੬1518 ₹60 90 111]761181 ]711161]21685, 1੬ 6011168 ₹$੦੩ 62 30801₹ 
71॥6117106 880 ੮0 00 15 16102"3 12੩੦ 0 70616 ]2₹106103, 
ਸ਼ ੧੩੧੦0 ੧੦6 18 8੧8੧5 12119... 15 7੬੧7 8£ ੩ 1055 ੮? 80 
80ਦ-(1%੬ 10781 80100.” 

ਕਿਸੇ ਸਮਾਜ ਦੇ ਵਿਦਿਅਕ ਢਾਂਚੇ ਨੂੰ ਉਹਦੇ ਸਮਾਜਕ ਤੇ ਆਂਹਥਿਕ ਢਾਂਚੇ ਨਾਲੋ” 
ਨਿਖੜ ਕੇ ਨਹੀ' ਵਖਿਆ ਜ: ਸਕਦਾ । ਹਰ ਵਿਦਿਆ ਪ੍ਰਣਾਲੀ ਕਿਸੇ ਸਮਾਜ ਵਿਚ ਪ੍ਰਚ- 
ਲਿਤ ਪ੍ਰਧਾਨ ਕੀਮਤਾਂ ਤੇ ਸਭਿਆਚਾਰ ਨੂੰ ਅਗਲੀਆਂ ਨਸਲਾਂ ਵਿਚ ਪ੍ਰਚਾਰਦੀ ਹੈ । 
ਸਰਮਾਏਦਾਰੀ ਸਮਾਜ ਦੀ ਪ੍ਰਧਾਨ ਕੀਮਤ ਮੁਨਾਫ਼' ਹੈ ਤੇ ਮੁਨ'ਫ਼ਾ ਸਿਰਫ਼ ਮਨੁੱਖੀ ਲੁੱਟ 'ਚੋ 
ਪੈਦ' ਹੁੰਦਾ ਹੈ । ਇਸੇ ਲਈ ਸਰਮਾਏਦਾਰੀ ਵਿਦਿਅਕ ਢਾਂਚੇ ਦਾ ਫ਼ਰਜ਼ ਬਣਦਾ ਹੈ ਕਿ 
ਉਹ ਮੁਨਾਫੇਖੋਰੀ ਨੂੰ ਹਰ ਕੰਮਤ 'ਤੇ ਇਜ਼ਤਦਾਰ, ਯੋਗ, ਵਧੀਆਂ ਤੇ ਜ਼ਰੂਰੀ ਸਿੱਧ ਕਰੇ 
ਅਤੇ ਮੁਨਾਫਾ ਪੈਦਾ ਕਰਨ ਵਾਲੀ ਇਕੋ ਇਕ ਸ਼ਕਤੀ ਮਜ਼ਦੂਰ ਵਰਗ ਨੂੰ ਇਕ-ਮੁੱਠ ਨਾ 
ਹੋਣ ਦੇਵੇ । 

ਪਰ ਇਹ ਢਾਂਚਾ ਬੜੇ ਖੂਬਸੂਰਤ ਪਖੰਡਾਂ (ਇਕੁ ਐਲਿਟੀ ਐੱਡ ਜਸਟਿਸ) ਦੇ ਪਰਦੇ 
ਪਿਛੇ ਵੀ ਮੁਨਾਫ਼ੇ ਦੇ ਦੈਤ ਦੀਆਂ ਬਗਲਾਂ ਵਿਚੋ" ਝਾਕਦੇ ਸ਼੍ਰੋਣੀਵਾਦ ਤੇ ਨਸਲਵਾਦ ਦੇ 
ਖ਼ੂਨੀ ਹਥਿਆਰ ਲੁਕੋ ਨਹੀ ਸਕਦਾ । ਵਿਦਿਅਕ ਢਾਂਚੇ ਵਿਚ ਨਸਲਵਾਦ ਇਉ” ਰੂਪਮਾਨ 
ਹੁੰਢਾ ਹੈ ; 

ਵਿਦਿਆ ਵਿਗਿਆਨ ਇਸ ਗੱਲ 'ਤੇ ਸਹਿਮਤ ਹਨ ਕਿ ਕੋਈ ਵੀ ਪਰੀਖਿਆ 
ਸਭਿਆਚਾਰ ਰਹਿਤ (ਕਲਚਰ ਫਰੀ) ਨਹੀਂ ਹੋ ਸਕਦੀ । ਪਰ ਇਸ ਦੇ ਬਾਵਜੂਦ ਸਿਰਿਲ 
ਬਰਟ ਤੇ ਆਈਸੈ'ਕ ਆਦਿ ਨੇ ਬਰਤਾਨੀਆਂ ਵਿਚ ਅਤੇ ਜੈਨਸਨ ਜੁੰਡਲੀ ਨੇ ਅਮਰੀਕਾ 
ਵਿਚ ਗਾਲਟਨ ਦੀ ਸਾਜ਼ਿਸ਼ ਨੂੰ ਕਾਇਮ ਰਖਿਆ ਹੈ । ਇਸ ਸਾਜ਼ਿਸ਼ ਦੇ ਸਿੱਟੇ ਚਿੱਟੀ 


ਮਜ਼ਦੂਰ ਜਮਾਤ ਲਈ ਅਤੇ ਕਾਲੇ ਮਜ਼ਦੂਰਾਂ ਲਈ ਵਿਸ਼ੇਸ਼ ਤੌਰ 'ਤੇ ਹਾਨੀਕਾਰਕ ਹਨ 1 


ਸਿਰਜਣਾ 43 


ਇਹਨਾਂ ਅਣਵਿਗਿਆਨਕ ਪਰੀਖਿਆਵਾਂ ਨਾਲ ਕਾਲੋ ਤੇ ਭੂਰੇ ਬੱਚਿਆਂ 'ਤੇ ਛੋਟੀ ਉਮਰ ਵਿਚ 
ਹੀ ਕਮਅਕਲੀ ਅਤੇ ਵਿਦਿਆ ਦੇ ਅਯੋਗ ਹੋਣ ਦੇ ਮਾਰੂ ਲੋਬਲ ਲਾਏ ਜਾਂਦੇ ਹਨ । ਇਹ 
ਲੇਬਲ ਟੀਚਰਾਂ ਦੀ ਨਜ਼ਰ ਵਿਚ ਉਸ ਬੱਚੇ ਦੀ ਕੀਮਤ ਦੱਸਦੇ ਹਨ ਅਤੇ ਭਵਿਖ ਵਿਚ 
ਸਾਡੇ ਬੱਚਿਆਂ ਦੀ ਅਸਫਲਤਾ ਤੋਂ ਘੱਟ ਪ੍ਰਾਪਤੀ ਦੀ ਗਰੰਟੀ ਹੋ ਨਿਬੜਦੇ ਹਨ । ਇਹਨਾਂ 
ਪਰੀਖਿਆਵਾਂ ਤੇ ਲੇਬਲਾਂ ਦਾ ਅਸਰ ਚਿੱਟੇ ਕਾਮਸ਼੍ਰੇਣੀ ਬੱਚਿਆਂ 'ਤੇ ਵੀ ਮਾਰੂ ਹੈ । 

ਇਹ ਥਿਊਰੀ ਦਿਮਾਗੀ ਸ਼ਕਤੀ ਨੂੰ ਨਸਲ ਤੇ ਜਨਮ ਨਾਲ ਜੋੜ ਕੇ ਅ-ਬਦਲ 
ਦੱਸਦੀ ਹੈ । ਕਮਅਕਲ ਦੇ ਲੇਂਬਲਾਂ ਵਾਲੇ ਬੱਚੇ ਕਮਜ਼ੋਰ ਸੈਕਸ਼ਨਾਂ ਵਿਚ ਧੱਕ ਦਿੱਤੇ ਜਾਂਦੇ 
ਹਨ ਤੇ ਪ੍ਰਾਪਤੀ ਹੋਰ ਨਿਘਰ ਜਾਂਦੀ ਹੈ । ਇਹ ਥਿਊਰੀ ਕਾਮਾ ਸ਼੍ਰੇਣੀ ਅਤੇ ਕਾਲੋਂ ਆਵਾ- 
ਸੀਆਂ ਨਾਲ ਹੋ ਰਹੇ ਘੋਰ ਅਨਿਆਂ 'ਤੇ ਪਰਦਾ ਪਾਉਣ ਦਾ ਘਿਨਾਉਣਾ ਖੜਯੰਤਰ ਹੈ । 

ਸਕੂਲ ਸਿਲੇਬਸ ਵਿਚ ਸਿਰਫ਼ ਚਿੱਟੀਆਂ ਜ਼ਬਾਨਾਂ ਸ਼ਾਮਲ ਹਨ ਅੰਗਰੇਜ਼ੀ, ਜਰਮਨ, 
ਫਰੈ'ਚ ਆਦਿ ! ਤੇ ਸਾਡੀਆਂ ਜ਼ਬਾਨਾਂ ਲਈ ਕੋਈ ਥਾਂ ਨਹੀ' । ਪਲੌਡਨ ਰੀਪੋਰਟ 1967, 
ਬੁਲਕ ਰੀਪੋਰਟ 1975 ਤੇ ਰੇਸ ਰੀਲੇਸ਼ਨ ਐਕਟ 1976 ਵਿਚ ਆਵਾਸੀ ਸਭਿਆਚਾਰਾਂ 
ਤੇ ਭਾਸ਼ਾਵਾਂ ਦੇ ਹੱਕ ਵਿਚ (ਪੋਜ਼ਿਟਿਵੇ ਡਿਸਕਿਰੀਮੀਨੌਸ਼ਨ) ਹਾਂ ਪੱਖੀ ਵਿਤਕਰੇ ਦੀਆਂ 
ਸਿਫ਼ਾਰਸ਼ਾਂ ਹਨ । ਜੂਨ 977 ਵਿਚ ਜਾਰੀ ਕੀਤਾ ਈ. ਈ. ਸੀ. ਡਾਇਰੈਕਟਿਵ ਜੋ 
ਬਰਤਾਨੀਆਂ 'ਤੇ ਵੀ ਲਾਗੂ ਹੈ, ਇਉ” ਕਹਿੰਦਾ ਹੈ : 

““ 1੧੬ 11067 88105 51811 8150 718੧ 811 00੬ ॥205581% 
81781€1061113 (0 110106€ 10 11੬ 51੦01 €001120101) 27305 01001 
1੩ 0੧੬ 910(0ਟ7 (00206 300 ੮010੬ 05 11੬ 00001 0 028 60 
61101611 01 77371 ੧੦7੬3... 702 (01007 50811 ੦੦੯7 (02 €006 
੬1106 66 0! 0132 6000[901561₹ €00681100 38 ਹ£706 6$ 012 18੧3 
01 (0੬ 105 ੮0001₹, (37061 3)" 

ਇਸ ਡਾਇਰੈਕਟਿਵ ਦੇ ਬਾਵਜੂਦ ਅਜੇ ਤੱਕ ਇੰਗਲੰ'ਡ ਦੇ ਕੁਝ ਕੁ ਗਿਣਤੀ ਦੇ 
ਸ਼ਹਿਰਾਂ ਵਿਚ ਹੀ ਕੁਝ ਸਕੂਲਾਂ ਵਿਚ ਪੰਜਾਬੀ, ਹਿੰਦੀ, ਉਰਦੂ ਆਦਿ ਦੀ ਪੜ੍ਹਾਈ ਚਾਲ 
ਕੀਤੀ ਗਈ ਹੈ । ਕਿਸੇ ਕੌਮ ਨੂੰ ਗੁਲਾਮ ਬਣਾਉਣ ਤੇ ਬਣਾਈ ਰਖਣ ਲਈ ਉਸ ਕੌਮ ਦਾ 
ਸਭਿਆਚਾਰ ਖ਼ਤਮ ਕਰਨਾ ਜ਼ਰੂਰੀ ਹੈ ਤੇ ਬਰਤਾਨਵੀ ਸਕੂਲਾਂ ਵਿਚ ਏਹੀ ਹੋ ਰਿਹਾ ਹੈ । 
ਸਕੂਲਾਂ ਤੇ ਲਾਇਬਰੇਰੀਆਂ ਵਿਚ ਪ੍ਰਚਲਿਤ ਪੁਸਤਕਾਂ ਵਿਚ ਅਜੇ ਤਕ ਭਾਰਤੀ, ਪਾਕਿਸਤਾਨ 
ਤੇ ਬੰਗਲਾ ਦੇਸ਼ੀਆਂ ਨੂੰ ਗੰਦੇ, ਭੁੱਖੇ ਦਲਿੱਦਰੀ ਅਸਭਿਆ ਤੇ ਅਫਰੀਕਨਾਂ ਤੇ ਵੈਸਟ 
ਇੰਡੀਅਨਜ਼ ਨੂੰ ਵਹਿਸ਼ੀ, ਕੈਮਚੋਰ, ਜ਼ਨਾਹੀ ਤੇ ਬੇਵਕੂਫ ਦਸਿਆ ਜਾਂਦਾ ਹੈ । 

1944 ਦੇ ਐਜੂਕੇਸ਼ਨ ਐਕਟ ਰਾਹੀ” ਧਾਰਮਿਕ ਵਿਦਿਆ ਜ਼ਰੂਰੀ ਹੈ, ਪਰ ਈਸਾਈ 
ਮੱਤ ਤੋਂ ਬਿਨਾ ਕਿਸੇ ਆਵਾਸੀ ਮੱਤ ਲਈ ਸਕੂਲਾਂ ਵਿਚ ਥਾੰ ਨਹੀਂ” । 

ਇਹ ਉਲਾਰ ਸਿਲੇਬਸ ਕਾਲੇ ਬੱਚਿਆਂ ਵਿਚ ਆਤਮ-ਹੀਣਤਾ ਪੈਦਾ ਕਰਦਾ ਹੈ। 
ਸਾਡੇ ਬੱਚੇ ਸਾਡੀਆਂ ਜ਼ਬਾਨਾਂ, ਦੇਸਾਂ, ਮਾਪਿਆਂ ਤੇ ਸਭਿਆਚਾਰਾਂ ਨੂੰ ਨਿੰਦਣ ਤੇ ਤਿਆਗਣ 
ਲੱਗ ਪੈਦੇ ਹਨ (ਡੇਵਿਡ ਮਿਲਨਰ ਅਤੇ ਬਰਨਾਰਡ ਕੋਰਡ) ਚਿੱਟੀ ਸਭਿਅਤਾ ਉਹਨਾਂ ਨੂੰ 


44 ਸਿਰਜਣਾ 


ਸਵੀਕਾਰ ਨਹੀ" ਕਰਦੀ । ਉਹ ਦੌ ਸਭਿਆਚਾਰਾਂ ਦੀ ਟੱਕਰ ਵਿਚ ਰਹਿਣ ਲਈ ਮਜਬੂਰ 
ਹੁੰਦੇ ਹਨ । ਇਸ ਖਿਚੌਤਾਣ ਨਾਲ ਸਕੂਲ ਤੇ ਘਰ ਵਿਚ ਖੜਕ ਪੈਦੀ ਹੈ । ਮਾਪਿਆਂ= 
ਬੱਚਿਆਂ ਵਿਚ ਪੁਸ਼ਤੀ ਪਾੜਾ ਵਧ ਜਾਂਦ' ਹੈ ਤੇ ਹਰ ਪਲ ਦੀ ਦੁਬਿਧਾ ਤੇ ਚਿੰਤਾ, ਘੱਟ 
ਪ੍ਰਾਪਤੀ ਜਾਂ ਅਸਫਲਤਾ ਹੋ ਨਿਬੜਦੀ ਹੈ । ਇਹ ਅਦਿਖ ਤੇ ਸਾਕਾਰ ਨਸਲਵਾਦ ਸਾਡੇ 
ਬੱਚਿਆਂ ਵਿਚ ਹੀਣਤਾ ਭਾਵ ਤੇ ਹੋ'ਦ ਸੰਕਟ (ਅਡੈ'ਟਟੀ ਕਰਾਈਜਿਸ) ਪੈਦਾ ਕਰਕੇ ਸਾਡੇ 
ਭਵਿੱਖ ਲਈ ਘਾਤਕ ਸਾਬਤ ਹੁੰਦਾ ਹੈ । 

ਲੇਖਕ ਦੇ ਆਪਣੇ ਤਜਰਬੇ ਵਿਚ ਬਹੁ ਗਿਣਤੀ ਗੋਰੇ ਅਧਿਆਪਕ ਤੇ ਮੁਖ ਅਧਿ- 
ਆਪਕ ਨਸਲਵਾਦੀ ਹਨ ਤੇ ਉਹ ਸਾਡੇ ਬੱਚਿਆਂ ਨੂੰ ਨਾ ਸਿਖਣ ਦੀ ਜਿਖਿਆ ਦਿੰਦੇ ਹਨ । 
ਕਈ ਹੋਣਹਾਰ ਬੱਚਿਆਂ ਨੂੰ ਯੋਗ ਕੌਰਸਾਂ ਜਿਵੇਂ ਐਮ. ਬੀ. ਬੀ. ਐਸ. ਲਈ ਜਾਣ ਤੋ 
ਰੋਕਿਆ ਜਾਂਦਾ ਹੈ । ਬੱਚੇ ਦੀ ਦਿਲ-ਸ਼ਿਕਨ) ਅਪ੍ਰਾਪਤੀ ਬਣ ਜਾਂਦੀ ਹੈ । ਅਧਿਆਪਕਾਂ 
ਵਲੋਂ ਨੀਵੀ" ਆਸ ਰਖਣੀ ਨੀਵੀ” ਪ੍ਰਾਪਤੀ ਦੀ ਗਰੰਟੀ ਹੈ । 

ਕਾਲੋਂ ਭੂਰੇ ਟੀਚਰਾਂ ਦਾ ਸਕੂਲਾਂ ਕਾਲਜਾਂ ਵਿਚ ਜੁੰਮੇਵਾਰ ਅਸਾਮੀਆਂ 'ਤੇ ਅਭਾਵ ਹੀ 
ਹੈ । ਇਹ ਅਭਾਵ ਵੀ ਕਾਲੇ ਭੂਰੇ ਬੱਚਿਆਂ ਲਈ ਹੋੱ'ਦ ਸੰਕਟ ਪੈਦਾ ਕਰਦਾ ਹੈ ਤੇ ਕਾਲਿਆਂ 
ਦੇ ਘਟੀਆ ਹੋਣ ਵਿਚ ਸਾਡੇ ਬੱਚਿਆਂ ਦਾ ਵਿਸ਼ਵਾਸ ਪੱਕਾ ਕਰਦਾ ਹੈ । 

1944 ਦੇ ਐਜੂਕੇਸ਼ਨ ਐਕਟ ਦੀਆਂ ਸਿਫਾਰਸ਼ਾਂ ਦੇ ਬਾਵਜੂਦ ਸਿਰਫ ਪੰਜ ਫੀਸਦੀ 
ਬੱਚੇ ਨਰਸਰ ਵਿਦਿਆ ਪ੍ਰਾਪਤ ਕਰ ਰਹੇ ਹਨ। ਇਸ ਗਿਣਤੀ ਵਿਚ ਵੀ ਉਸ ਵਰਗ ਦੇ 
ਬੱਚੇ ਵੀ ਸ਼ਾਮਲ ਹਨ ਜੋ ਵਰਗ ਹਰ ਕਿਸਮ ਦੀ ਵਿਦਿਆ ਖਰੀਦ ਸਕਦਾ ਹੈ । ਗਿਣਤੀ 
ਮੁਤਾਬਿਕ ਕਾਲੇ ਭੂਰੇ ਬੱਚਿਆਂ ਦੀ ਗਿਣਤੀ ਬਹੁਤ ਘੁੱਟ ਹੈ । ਇਸ ਪ੍ਰਕਾਰ ਕਈ ਭਾਰਤੀ 
ਘਰਾਂ ਦੇ ਬੱਚੇ, ਅੰਗਰੇਜ਼ੀ ਤੋ” ਕੋਰੇ ਪੰਜ ਸਾਲ ਦੀ ਉਮਰ ਵਿਚ ਇਨਵੈ'ਟ ਸਕੂਲ ਵਿਚ 
ਆਪਣੀ ਵਿਦਿਆ ਪ੍ਰਤੀਕੂਲ ਅਵਸਥਾ (ਡਿਸਐਡਵਾਂਟੋਜ਼) ਵਿਚ ਸ਼ੁਰੂ ਕਰਦੇ ਹਨ । ਸਿੱਟੇ 
ਵਜੋ ਪਿਛੇ ਰਹਿ ਜਾਂਦੇ ਹਨ ਤੇ ਮੂਰਖ ਗਰਦਾਨੇ ਜਾਂਦੇ ਹਨ । 

1273 ਵਿਚ ਡੀ. ਈ. ਐਸ. ਨੇ ਨਸਲੀ ਆਧਾਰ 'ਤੇ ਅੰਕੜੇ ਇਕੱਠੇ ਕਰਨੇ ਬੰਦ 
ਕਰ ਦਿੱਤੇ । ਫਿਰ ਵੀ ਪ੍ਰਾਪਤ ਅੰਕੜਿਆਂ ਅਨੁਸਾਰ ਐਫ. ਈ. ਕਾਲਜਾਂ ਵਿਚ ਭਾਵੇ” ਸਾਡੇ 
ਕਾਫੀ ਬੱਚੇ ਪੜ੍ਹਨ ਜਾਂਦੇ ਹਨ ਪਰ ਬਹੁਤੇ ਸੀ. ਐਸ. ਈ. ਤੇ ਓ ਲੋਵਲ 'ਤੇ ਹੀ ਦਮ 
ਤੋੜ ਦਿੰਦੇ ਹਨ । 

ਯੂਨੀਵਰਸਿਟੀਆਂ ਵਿਚ ਪਹੁੰਚਣ ਲਈ ਕਾਲੇ ਬੱਚਿਆਂ ਨੂੰ ਗੋਰਿਆਂ ਦੀ ਸਿਧੀ ਦੌੜ 
ਦੇ ਮੁਕਾਬਲੇ ਵਿਚ ਹਰਡਲ ਰੇਸ ਲਾਉਣੀ ਪੈਦੀ ਹੈ । ਕੋਈ ਵਿਰਲੇ ਹੀ ਅਧਿਆਪਕ ਹਨ । 
ਬਹੁਤ ਮਹਿਕਮਿਆਂ 'ਤੇ ਟੋਰੀ ਨਸਲਵਾਦੀਆਂ ਦਾ ਕਬਜ਼ਾ ਹੈ ਤੇ ਉਹ ਕਾਲੇ ਅਧਿਆਪਕਾਂ ਨਹ 
(ਵਿਸ਼ੇਸ਼ ਤੌਰ `ਤੇ ਜੇ ਉਹ ਖੱਬੇ ਪੱਖੀ ਹੋਣ) ਵਿਦਿਆਰਥੀਆਂ ਦੇ ਮੱਥੇ ਹੀ ਨਹੀ“ ਲੱਗਣ 
ਦਿੰਦੇ । 

ਕੈਰੀਅਰ ਐਡਵਾਈਸ ਸੋਵਾ ਵਿਚ ਕਾਲੇ ਭੂਰੇ ਚਿਹਰੇ ਨਜ਼ਰ ਨਹੀ" ਆਉਦੇ । 
ਭਾਸ਼ਾਈ ਔਕੜ ਕਰਕੇ ਕਾਲੇ ਮਾਪੇ ਆਪਣੀਆਂ ਆਸ਼ਾਵਾਂ ਤੇ ਇੱਛਾਵਾਂ ਕੈਰੀਅਰ ਅਫਸਰਾਂ 
ਨਾਲ ਸਾਂਝੀਆਂ ਨਹੀ“ ਕਰ ਸਕਦੇ । ਮਾਪਿਆਂ ਅਨੁਸਾਰ ਕਈ ਅਫਸਰ ਕਾਲੇ ਬੱਚਿਆਂ ਨੂੰ 


ਸਿਰਜਣਾ 45 


ਗ਼ਲਤ ਰਾਏ ਦੇ ਕੇ ਕੁਰਾਹੇ ਪਾਂ ਦਿੰਦੇ ਹਨ । 

ਵਿਦਿਆ ਸਕੂਲ ਵਿਚ ਸ਼ੁਰੂ ਜਾਂ ਖਤਮ ਨਹੀ ਹੁੰਦੀ। ਪਰੈਸ ਤੇ ਟੈਲੀਵੀਜ਼ਨ 
ਵਿਦਿਆ ਦਾ ਬਹੁਤ ਮਹੱਤਵ-ਪੂਰਨ ਅੰਗ ਹਨ । 1968 ਦੀ ਈਨਕ ਪਾਵਲ ਦੀ ਲਹੂ 
ਦੇ ਦਰਿਆ ਸਪੀਚ ਤੋਂ ਲੈ ਕੇ ਮਲਾਵੀ ਤੋ ਆਏ ਬ੍ਰਿਟਿਸ਼ ਪਾਸਪੌਰਣਾਂ ਵਾਲੇ ਭਾਰਤੀਆਂ 
ਸ8ਧੀ ਭੰਡੀ ਪਰਚਾਰ, ਪਾਵਲ ਹੱਥ ਆਈ ਹਾਲੀ ਗੈਪੋਰਟ, ਥੈਚਰ ਦੀ 1977 ਦੀ 
ਨਸਲਵ'ਦੀ ਸੁਗਾਤ, ਪਾਰਲੀਮੈ'ਟਰੀ ਸੀਲੈਕਟ ਕਮੇਟੀ ਢੀ ਹੁਣੇ ਹੁਣੇ ਆਈ ਰੀਪੋਰਟ, 
ਹਿਟਲਰ ਪ੍ਰਸਤ ਨੈਸ਼ਨਲ ਫਰੈਟ ਦੀ ਪੁਲਸ ਵਲੋਂ“ ਰਾਖੀ ਤੇ ਨਸਲਵਿਰੋਧੀ ਜਥੇਬੈਦੀਆਂ ਦੀ 
ਗਿੱਦੜ-ਕੁੱਟ, ਜੱਜ ਮੈਕਿਨਨ ਤੇ ਵਾਇਲਡ ਦੇ ਨਸਲੀ ਨਫ਼ਰਤ ਦੇ ਬਾਣ ਕਾਲੇ ਆਵਾਸੀਆਂ 
ਦਾ ਸਵੈਮਾਨ ਤੇ ਹੋੱ'ਦ ਮਿੱਟੀ ਵਿਚ ਮਿਲਾ ਦਿੰਦੇ ਹਨ । 

ਨਤੀਜੇ ਵਜੋਂ' ਸਕੂਲ, ਕਾਲਿਜ ਨਸਲੀ ਨਫ਼ਰਤ ਤੋ ਫ਼ਸਾਦਾਂ ਦਾ ਨਰਕ ਬਣ ਜਾਂਦੇ 
ਹਨ । ਨੁਕਸਾਨ ਕੀਹਦਾ ਹੁੰਦਾ ਹੈ ? ਇਹ ਕਿਸੇ ਨੂੰ ਭੂਲੇਖਾ ਨਹੀ” । 

ਆਰ. ਈ. ਪੀ. ਰੀਪੋਰਟਾਂ (1967-70-73) ਸਿੱਧ ਕਰਦੀਆਂ ਹਨ ਕਿ ਤਾਲੇ 
ਲੋਕਾਂ ਨਾਲ ਨੌਕਰੀ, ਮਕਾਨਾਂ ਅਤੇ ਵਿਦਿਆ ਦੇ ਖੇਤਰਾਂ ਵਿਚ ਵਿਸ਼ੇਸ਼ ਨਸਲੀ ਵਿਤਕਰਾ 
ਹੁੰਦਾ ਹੈ । ਨਸਲੀ ਨਫ਼ਰਤ ਨਾਲ ਕਲੰਕਿਤ ਸਾਰਾ ਮਾਹੌਲ ਕਾਲੇ ਬੱਚਿਆਂ ਦੀ ਦਿਮਾਗੀ 
ਉਨਤੀ ਲਈ ਹਾਨ)ਕਾਰਕ ਹੈ । 
ਰੈਗਦਾਰ ਸਾਹਿਤਕਾਰ ਦਾ ਰੋਲ 

ਪਾਣੀ ਦੀ ਹਿਕ 'ਤੇ ਕਿਸ਼ਤੀਆਂ ਚਲਾਉਣ ਤੋਂ” ਪਹਿਲੋਂ” ਮਨੁੱਖ ਲਈ ਜ਼ਰੂਰੀ ਸੀ ਕਿ 
ਉਹ ਪਾਣੀ ਦੇ ਸੁਭਾਅ ਦੇ ਨਾਲ ਨਾਲ ਉਸ ਮਸਾਲੋਂ ਬਾਰੇ ਗਿਆਨ ਵੀ ਪ੍ਰਾਪਤ ਕਰਦਾ, 
ਜਿਜ ਦੀਆਂ ਕਿਜ਼ਤੀਆਂ ਬਣਦੀਆਂ । ਨਸਲਵਾਦ ਵਿਰੁਧ ਜੂਝਣ ਤੋ“ ਪਹਿਲਾਂ ਸ'ਨੂੰ ਇਹਦੇ 
ਬਾਰੇ ਵਿਗਿਆਨਕ ਸੂਝ ਹੌਣੀ ਜ਼ਰੂਰੀ ਹੈ ਜੋ ਇਸ ਪ੍ਰਕਾਰ ਹੈ : 
1. ਨਸਲਵਾਦ ਮਨੁੱਖਾਂ ਦਾ ਅਣਮਨੁੱਖੀਕਰਨ ਕਰਕੇ ਦੱਨ੍ਹਾਂ ਨੂੰ ਵਸਤਾਂ ਵਿਚ ਬਦਲ 
ਦਿੰਦਾ ਤੇ ਮਨੁੱਖੀ ਸਭਿਆਚਾਰਾਂ ਨੂੰ ਚੁੱਪ, ਲਾਚਾਰੀ ਤੇ ਕਿਸਮਤਪ੍ਰਸਤੀ ਦੇ ਸਭਿਆਚਾਰਾਂ 
ਵਿਚ । ਇਹ ਦਾਤਿਆਂ ਨੂੰ ਮੰਗਤਿਆਂ 'ਚ ਬਦਲ ਦਿੰਦਾ ਹੈ । 
2. ਨਸਲਵਾਦ ਮੁਨਾਫੇ ਦਾ ਹਥਿਆਰ ਹੈ । 
3_ ਨਸਲਵਾਦ ਹਿੰਸਕ ਹੈ, ਇਹ ਸਾਕਾਰ ਤੇ ਅਦਿਖ ਹਮਲੇ ਕਰਦਾ' ਹੈ । 
_ ਨਸਲਵਾਦ, ਬਹੁਨਸਲੀ ਜਾਂ ਬਹੁ ਸਭਿਆਚਾਰੀ ਸਮਾਜ ਦਾ ਵਿਰੋਧੀ ਹੈ । 
. ` ਨਸਲਵਾਦ ਜਿਸ ਪ੍ਰਬੈਧ ਚੌ` ਜੈਮਿਆ ਹੈ, ਉਸ ਨਾਲ ਪ੍ੂਰੀ ਤਰ੍ਹਾਂ ਬੱਝਾ ਹੋਇਆ ਹੈ । 
`_ ਨਸਲਵਾਦ ਗੁਲਾਮੀ ਦਾ ਚਿੰਨ੍ਹ ਹੈ । 
_ ਨਸਲਵਾਦ ਅਟੱਲ ਜਾਂ ਅ-ਬਦਲ ਨਹੀਂ । ਹਰ ਗ਼ੁਲਾਮੀ ਆਜ਼ਾਦੀ ਵਿਚ ਬਦਲੀ 
ਜਾ ਸਕਦੀ ਹੈ । 

ਪੋਲੋ ਫਰੇਅਰ ਆਪਣੀ ਪੁਸਤਕ 2868੬686 99 (00 6100੯550 ਲਿਖਦਾ ਹੈ : 

1੧ ੮0੬ ੧੦ 6]129€55. 10 6]21763567 1665 8੩ 01601₹% ਹ 


4 
5 
6 
7 


011[0€551001; 036 0]7€5560. 0 1100100€ 11015€16 65 ੧ 00619 


46 ਸਿਰਜਣਾ 


੦0 86600.” 

ਪੋਲੋਂ ਫਰੇਅਰ ਇਹ ਵੀ ਲਿਖ਼ਦਾ ਹੈ ਕਿ ਮਜ਼ਲੂਮ ਦਾ ਇਹ ਤਾਰੀਖੀ ਫ਼ਰਜ਼ ਹੈ ਕਿ 
ਉਹ ਆਪਣੇ ਆਪ ਨੂੰ ਤੇ ਜਾਲਮ ਨੂੰ ਸੁਤੰਤਰ ਕਰੇ । ਆਜ਼ਾਦੀ ਤੋਹਫਾ ਨਹੀਂ” ਹੈ, ਇਹ 
ਜਿੱਤ ਨਾਲ ਮਿਲਦੀ ਹੈ । ਇਹ ਬੱਚੇ ਦੇ ਜਨਮ ਵਾਂਗ ਦੁਖਦਾਈ ਵੀ ਹੈ । ਕੋਈ ਜ਼ਾਲਮ 
ਮਜ਼ਲੂਮਾਂ ਤੋ ਬਿਨਾਂ ਨਹੀ ਜੀ ਸਕਦਾ ।" 

ਆਜ਼ਾਦੀ ਦਾ ਫ਼ਲਸਫ਼ਾ ਉਹ ਫ਼ਲਸਫਾ ਹੈ ਜੌ ਮੌਜੂਦਾ ਸਥਿਤੀ ਵਿਚ ਤਬਦੀਲੀ 
ਆ ਸਕਣ ਤੇ ਲਿਆਂਦੀ ਜਾ ਸਕਣ 'ਚ ਯਕੀਨ ਰਖਦਾ ਹੈ । ਤਬਦੀਲ) ਜਾਂ ਆਜ਼ਾਦੀ 
ਵਿਚਾਰ ਤੇ ਅਮਲ ਦੇ ਸੁਮੇਲ ਨਾਲ ਆਉਦੀ ਹੈ ਕਿਉ'ਕਿ ਵਿਚਾਰਾਂ ਤੇ ਸ਼ਬਦਾਂ ਦੇ ਅਰਥ 
ਅਮਲਾ 'ਚ ਹੁੰਦੇ ਹਨ । 

ਪਰ ਸ਼ਬਦੀ ਜੁਲਾਬ (ਵਰਬੇਲਸਮ) ਅਤੇ ਮਾਅਰਕੇਬਾਜ਼) (ਐਕਟਿਵਜ਼4, ਐਕਸ਼ਨ 
ਫ਼ਾਰ ਐਕਸ਼ਨ ਸੇਕ) ਤਬਦੀਲੀ ਨਹੀ' ਲਿਆ ਸਕਦੇ ਕਿਉਕਿ ਪਹਿਲੀ ਰਕਮ ਦੀ ਕੁਰਬਾਨੀ 
ਨੈ ਅਤੇ ਦੂਜੀ ਵਿਚਾਰ ਦੀ । ਸ਼ਬਦੀ ਜੁਲਾਬਾਂ ਦੇ ਧਾਰਨੀ ਅਭਿਨੰਦਨ ਗਰੰਥਾਂ ਦੀ ਥੋਕ ਦੀ 
ਦੁਕਾਨ ਪਾਡੇ ਜਾਂ ਨੁਮਾਇਸ਼ ਲਾ ਕੇ ਇਨਕਲਾਬ ਨਹੀ' ਲਿਆ ਸਕਦੇ ਕਿਉਕਿ ਹਰ 
ਠੁਮਾਇਜ਼ ਸਟੇਟਸ ਕਿਊ 'ਚ ਯਕੀਨ ਰਖਦੀ ਹੈ । ਮਾਅਰਕੇਬਾਜ਼ ਸਮੇ“ ਸਥਾਨ ਸਥਿਤੀ 
(ਵਿਚਾਰ, ਰਿਫਲੈਤਜ਼ਨ) ਨੂੰ ਛਿੱਕੇ ਟੰਗ ਕੇ`ਏਨਾ ਤੇਜ਼ ਟੁਰਦਾ ਹੈ ਕਿ ਇਨਕਲਾਬ ਪਿਛੇ ਰਹਿ 
ਜਾਂਦ' ਹੈ । 

ਗੁਰੂ ਗੋਬਿੰਦ ਸਿੰਘ, ਲੈਨਿਨ ਤੋਂ ਹੋ ਚੀ ਮਿਨ੍ਹ, ਅਮਲ ਤੇ ਵਿਚਾਰ ਜਾਂ ਕਲਮ ਤੇ 

ਤਲਵਾਰ ਦੇ ਸੁਮੇਲ ਦੀਆਂ ਖੂਬਸੂਰਤ ਮਿਸਾਲਾਂ ਹਨ । ਚੰਡੀ ਦੀ ਵਾਰ ਲਿਖਣੀ ਫੀ ਮਹਾਨ 
ਗੱਲ ਹੈ ਪਰ ਚੰਡੀ ਦੇ ਜੌਹਰ ਦਿਖਾਉਣੇ ਇਸ ਤੋ ਵੀ ਮਹਾਨ । 

ਫਲਸਫੇ ਦੇ ਨਾਲ ਵਿਧੀ ਦਾ ਹੋਣਾ ਜ਼ਰੂਰੀ ਹੈ । ਸਾਹਿਤਕਾਰ ਨੂੰ ਚੋ ਫਰੈਟਾਂ 'ਤੇ 
ਲੜਨਾ ਪਵੇਗਾ । ਪਹਿਲੇ ਫਰੈਟ ਸ਼ਤਰੂ ਟਰੰਟ 'ਤੇ ਲੜਾਈ ਉਸ ਵਿਦਿਅਕ ਅਤੇ ਸਮਾਜਕ 
ਢਾਂਚੇ ਨਾਲ ਹੈ, ਜਿਸ ਨਾਲ ਨਸਲਵਾਦ ਬੁੱਝ ਹੋਇਆ ਹੈ । ਦੂਜੇ ਫਰੈਟ (ਮਿੱਤਰ ਫਰੋਟ) 
`ਤੇ ਲੜਾਈ ਦੇਸੀ ਸਤਿਆਚਾਰਾਂ ਦੇ ਮਾਪਿਆਂ, ਲੀਡਰਾਂ, ਸੰਸਥਾਵਾਂ ਆਦਿ ਦੇ ਭੁਲੇਖਿਆਂ, 
ਵਹਿਮਾਂ ਅਤੇ ਅਗਿਆਨਤਾ ਨਾਲ । ਦੋਹਾਂ ਫਰੈਟਾਂ ਤੇ ਵਿਧੀ ਵੱਖਰੀ ਵਸੀ ਹੋਵੇਗੀ । 
ਪਹਿਲੇ ਫਰੈਟ 'ਤੇ ਲੜਾਈ ਲਗਾਤਾਰ ਦਬਾਉ ਤੇ ਵਰਤਾਲਾਪ ਅਤੇ ਦੂਜੇ 'ਤੇ ਲੜਾਈ 
ਨਿਮਰਤਾ, ਵਿਸ਼ਵਾਸ, ਪਰਸਪਰ ਸੰਪਰਕ ਤੇ ਵਾਰਤਾਲਾਪ ਦੀ ਵਿਧੀ ਨ'ਲ ਲੜਨੀ 
ਚਾਹੀਦੀ ਹੈ । 

ਗਿਆਨ ਪਾਣੀ ਵਾਂਗ ਨਿਵਾਣ ਨੂੰ ਨਹੀ" ਵਹਿੰਦਾ। ਗਿਆਨ ਇੱਕ ਪੁੱਧਰ 'ਤੇ ਬੈਠੇ 
ਦੇ ਵਿਆਕਤੀਆਂ (ਜਾਂ ਗਰੁੱਪਾਂ) ਦੇ ਪਰਸਪਰ ਵਾਰਤਾਲਾਪ ਜਾਂ ਤਰਕ ਚ ਪੈਦਾ ਹੁੰਦਾ ਹੈ । 
ਅਸੀ” ਸਨੇਹ, ਨਿਮਰਤਾ, ਹਮਦਰਦੀ ਤੇ ਸਬਰ ਭਰੀ ਤਰਕ ਨਾਲ _ਹੀ ਮਿੱਤਰ ਫਰੈਟ ਵਿਚ 
ਘਰ ਕਰ ਚੁੱਕੇ ਜ਼ਾਲਮ (ਨਸਲਵਾਦੀ) ਨੂੰ ਧੂਹਕੇ ਬਾਹਰ ਕੱਢ ਸਕਦੇ ਹਾਂ । ਮਿੱਤਰ ਫਰੈਟ ਦੀ 
ਅਗਿਆਨਤਾ ਨੂੰ ਭੈਡਣ ਅਤੇ ਉਹਦਾ ਮਖੌਲ ਉਡਾਉਣ ਨਾਲ ਸਾਡਾ ਵਿਸ਼ਵਾਸ ਉਸਦੀ 
ਆਪਾ ਬਦਲਣ ਅਤੇ ਹਾਲਾਤ ਬਦਲਣ ਸ਼ਕਤੀ ਵਿਚ ਘਟੇਗਾ ਅਤੇ ਸਾਡੀ ਆਪਣੀ ਤਰਕ 


ਸਿਰਜਣਾ 47 


ਦੀ ਨਾਮਰਦੀ 'ਚ ਵਧੇਗਾ । 

ਨਸਲਵਾਦੀ ਮਾਹੌਲ ਦਾ ਸ਼ਿਕਾਰ ਹੋ ਚੁੱਕੇ ਬੱਚਿਆਂ ਤੋਂ ਨੌਜੁਆਨਾਂ ਦਾ ਵਿਸ਼ਵਾਸ ਵੀ 
ਵਾਰਤਾਲਾਪੀ ਵਿਧੀ ਨਾਲ ਹੀ ਜਿੱਤਿਆ ਜਾ ਸਕਦਾ ਹੈ ਅਤੇ ਇਹ ਜਿੱਤਣਾ ਜ਼ਰੂਰੀ ਵੀ 
ਹੈ। ਮਿੱਤਰ ਫਰੈਟ ਲਈ “ਆਪੇ ਗੁਰ ਚੇਲਾ" ਵਿਧੀ ਚੋਗੀ ਹੈ । 

ਮੇਰੇ ਵਿਸ਼ਵਾਸ ਵਿਚ ਚੇਤੰਨ ਕਰਮੀ ਸਾਹਿਤਕਾਰ ਦੇਸੀ ਸਭਿਆਚਾਰਾਂ ਤੇ ਭਾਸ਼ਾਵਾਂ 
(ਜਿਹਨਾਂ ਨਾਲ ਸਾਡੀ ਅਣਖ ਤੇ ਹੋੱਦ ਬੱਝੀ ਹੋਈ ਹੈ) ਨੂੰ ਕਤਲ ਹੋਣ ਤਾ ਬਚਾਅ ਸਕਦਾ 
ਹੈ। ਕੁਝ ਯਤਨ ਇਸ ਪ੍ਰਕਾਰ ਹੋ ਸਕਦੇ ਹਨ : 

1. ਮੌਲਕ ਰਚਨਾਵਾਂ : ਕਹਾਣੀਆਂ, ਕਵਿਤਾਵਾਂ, ਲੇਖ, ਡਰਾਮੇ, ਨਾਵਲਾਂ ਆਦਿ ਰਾਹੀ” 
ਨਜਲਵਾਦੀ ਜ਼ਾਲਮ ਸਭਿਆਚਾਰ ਦੇ ਦੌਭ ਨੂੰ ਨੰਗਾ ਕੀਤਾ ਜਾ ਸਕਦਾ ਹੈ ਅਤੇ ਦੇਸੀ 
ਸਭਿਆਚਾਰਾਂ ਦੇ ਆਦਰਯੋਗ ਹਾਂ ਪੱਖਾਂ ਨੂੰ ਸੁਚਿੱਤਰ । ਰਘੁਬੀਰ ਢੋਡ ਦੀਆਂ ਕਹਾਣੀਆਂ 
ਇਸ ਪੱਖ ਦੀ ਵਧੀਆ ਮਿਸਾਲ ਹਨ । ਅੱਗੇ ਵਧੂ ਰਚਨਾਵਾਂ ਸਾਡੇ ਮਿੱਤਰ ਫਰੋਟ ਨੂੰ ਸੁਚੇਤ 
ਕਰਨਗੀਆਂ ਅਤੇ ਇਹਨਾਂ ਦੇ ਅੰਗਰੇਜ਼ੀ ਤਰਜਮੇ ਸਾਡੀ ਨੌਜਵਾਨ ਪੀੜ੍ਹੀ ਅਤੇ ਅੰਗਰੇਜ਼ ਕਾਮਾ 
ਸ਼੍ਰੇਣੀ ਨੂੰ । ਜ਼ਾਲਮ ਇਸ ਨਾਲ ਕੌਬੇਗਾ । 

2. ਕਾਨਫਰੈਸਾਂ, ਸੈਮੀਨਾਰ, ਗੋਸ਼ਟੀਆਂ ਜਿਵੇਂ ਪ੍ਰਗਤਿਸ਼ੀਲ ਲਿਖਾਰੀ ਸਭਾ ਗਰੇਟ ਬ੍ਰਿਟਿਨ 
ਦੇ ਯਤਨਾਂ ਨਾਲ ਹੋ ਰਹੀਆਂ ਹਨ, ਮਿੱਤਰ ਫਰੇਟ ਅਤੇ ਸਾਹਿਤਕਾਰਾਂ ਨੂੰ ਜਗਾਈ ਰਖਦੀਆਂ 
ਹਨ । ਇਹਨਾਂ ਕਾਨਫਰੰਸਾਂ ਵਿਚ ਪਾਸ ਹੋਏ ਜ਼ਰੂਰੀ ਮਤੇ ਸੈਬੋਧਿਤ ਸੰਸਥਾਵਾਂ ਨੂੰ ਪੁਚਾਕੇ 
ਉਹਨਾਂ ਦੀ ਪੈਰਵੀ ਹੋਣੀ ਜ਼ਰੂਰੀ ਹੈ। ਇਸ ਨਾਲ ਸ਼ਤਰੂ ਫਰੋਟ 'ਤੇ ਦਬਾਅ ਪੈਂਦਾ ਹੈ। 

3_ ਸਾਂਝਾ ਫਰੈਟ : ਤਬਦੀਲੀ ਵਿਚ ਯਕੀਨ ਰਖਣ ਵਾਲੀ ਹਰ ਖੱਥੇ ਪੱਖੀ ਜਥੇਬੈਦੀ 
ਜਿਵੇਂ ਇੰਡੀਅਨ ਯੂਥ ਐਸੋਸੀਏਸ਼ਨ ਗਰੇਟ ਬਿ੍‌ਟਿਨ, ਟਰੇਡਜ਼ ਕੌ'ਸਲ, ਕੌਂਸਲ ਫਾਰ ਸਿਵਲ 
ਲਿਬਰਟੀਜ਼, ਕੁਝ ਚਰਚ, ਭਾਰਤੀ ਮਜ਼ਦੂਰ ਸਭਾ ਗਰੇਟ ਬਿਟਿਨ, ਨਸਲਵਾਦ ਵਿਰੋਧੀ 
ਜਥੇਬੰਦੀਆਂ ਆਦਿ ਨੂੰ ਨਾਲ ਲੈਣਾ ਜ਼ਰੂਰੀ ਹੈ । ਭਾਰਤੀ ਮਜ਼ਦੂਰ ਸਭਾ ਨੇ 127 ਵਿਚ 
ਵੁਲਵਰਹੈ'ਪਟਨ ਵਿਚ ਰੇਸ ਐੱ'ਡ ਐਜੂਕੇਸ਼ਨ ਕਾਨਫਰੰਸ ਕੀਤੀ ਅਤੇ 1976 ਵਿਚ ਏਸੇ 
ਵਿਸ਼ੇ 'ਤੇ ਲੈਸਟਰ ਵਿਚ । ਇਕ ਹੋਰ ਕਾਨਰਰੈਸ (ਵਿਸ਼ੇਸ਼ ਕਰਕੇ ਮਾਪਿਆਂ ਦੇ ਵਿਚਾਰ 
ਸੁਣਨ ਲਈ) 7 ਮਈ ਨੂੰ ਵਲਵਰਹੈ'ਪਟਨ ਵਿਖੇ ਹੋਈ ਹੈ । ਐਨ ਏ. ਐਮ. ਈ. ਨਾਲ 
ਸਾਂਝ ਗੁਣਕਾਰੀ ਹੈ । 

4. ਖੋਜ : ਢੋ ਹਿੱਸਿਆਂ 'ਚ ਵੰਡੀ ਜਾ ਸਕਦੀ ਹੈ । ਦੇਸੀ ਸਭਿਆਚਾਰਾਂ ਦੇ 
ਬੱਚਿਆਂ ਦੀ ਗਿਣਤੀ ਦੇ ਅੰਕੜੇ, ਬੱਚਿਆਂ ਤੇ ਮਾਪਿਆਂ ਦੀਆਂ ਇਛਾਵਾਂ, ਨਸਲੀ ਵਿਦਿਅਕ 
ਢਾਂਚੇ ਦਾ ਮਾਰੂ ਰੋਲ ਸੈਲਫ ਇਮੇਜ ਤੇ ਹੋਂਦ ਦਾ ਸੁਆਲ ਆਦਿ। ਇਸ ਗਿਆਨ ਤੋਂ ਬਿਨਾਂ 
ਅਨੂੈਰੇ 'ਚ ਟੱਕਰਾਂ ਮਾਰਨ ਵਾਲੀ ਗੱਲ ਹੈ। ਲੋੜ ਪੂਰੀ ਕਰਨ ਦੇ ਯਤਨਾਂ ਤੋਂ" ਪਹਿਲ” 
ਲੌੜ ਦਾ ਮੁਲਅੰਕਣ ਕਰਨਾ ਜ਼ਰੂਰੀ ਹੈ । ਖੌਜ ਦਾ ਦੂਜਾ ਪੱਖ ਵੀ ਬਹੁਤ ਜ਼ਰੂਰੀ ਹੈ । ਬਹੁਤ 
ਸਾਰੇ ਗੋਰੇ ਲੇਖਕਾਂ ਨੇ ਭਾਰਤੀ ਤੇ ਅਫਰੀਕਨ ਸਭਿਅਤਾਵਾਂ ਨੂੰ ਬਹੁਤ ਹੀ ਘਟੀਆ ਤੇ ਨੀਵਾਂ 
ਚਿਤਰਕੇ ਇਹਦਾ ਮਖੌਲ ਉਡਾਇਆ ਹੈ । ਪਰ ਕੁਝ ਲਿਖਾਰੀਆਂ ਨੇ ਸਾਡੀਆਂ ਸਭਿਅਤਾਵਾਂ 
ਦਾ ਠੀਕ ਤੇ ਯੋਗ ਵਰਨਣ ਕਰਕੇ ਉਪਰੋਕਤ ਨਸਲਵਾਦੀਆਂ ਦੇ ਮੂੰਹ 'ਤੇ ਚੁਪੇੜ ਮਾਰੀ 


48 ਸਿਰਜਣਾਂ 


ਹੈ । ਜਿਵੇ" : 

1977 ਵਿਚ ਐਬ ਰੇਅਨਲ ਨੇ ਲਿਖਿਆ : 

200੧੬6 91 1160561$ 8੧੦ £ਗਮੁਮ7ਏ 69 £, ਹੈ. 906568ਜ॥ 1968 

“ $8੩੦॥₹ 370 001ਏ ੮੦0001163 07 ਸੋਧ] 812੬ 02 00 
60118. ..11 $੧%1(2071800 1011(31੬3 010 10051103 ੩70 ₹070੬0 08116088 
66 3610881, 1 17321490 & ਜਿ8122 713 11165 ੧10) ੬7031 ੬1੬33, 
1 80 3081 8005 0701671? 0੧੦੮੧ 10 001 _€1018186 ਗ੦ਜ 
੬00]10₹ 90 60850 8111515, ੩2੬ ੧ 70 1006060 ੦ 10618 0; &]1 
015 86੧36 ?” 

ਕੁਝ ਵਰ੍ਹੇ ਪਿਛੋ ਵਿਲੀਅਮ ਜੋਨਜ਼ (ਕਲਕੱਤਾ ਹਾਈ ਕੋਰਟ ਦਾ ਜੱਜ) 
ਲਿਖਦਾ ਹੈ । ਰ੍ 

(00੦੧6 10 81108 06 ੧ 01010 ॥10104੬€ 6$ [੬65 2100070 
1974) 

'1( ੬1੯੬੧ ॥੩ਦ 10€8[77₹551012 ]185076 ੧0 010 71517 81005 €0= 
£110166 0$ 102 ੯85੯17621005 01 40518, ੧0101 185 ਏ੧੬7।6811 €51069041€0 
(0 015੬ 61 56100, 112 10੧€71073 01 06100) 800 0੧501 ੧8, 
01 56002 06 £1071085 80011, 01616 1੩ 010 ॥700066100. 07 00030 
0071105...8900001712 10 08੧0181 ੧੦੧੦5, 30. 100 18੧5, 018071€75, 
00510015 870 1802082€5, 35 ੧੬11 35 1੩ 01 1੬31016$ 300 600ਮ੬= 
੩1688 01 109.'' 

ਅਤੇ ਐਡਮੰਡ ਬਰਤ (ਕੁਲੇਕਟਿਡ ਵਰਕ 189.) ਸਾਡੇ ਬਾਰੇ ਅਤੇ ਆਪਣੇ ਬਾਰੇ 
ਲਿਖਦਾ ਹੈ : 

' ੦7 ੩੬੯੧ €1₹11156 80 ੮011:4੧€9 0$ 811 0ਛ 895 91 01860- 
੬6 11੬, ੧015! ੮੯ ੧੬7 $€੧ 10 (0 ੧੦005. 

ਸਾਡੇ ਸਾਹਿਤਕਾਰਾਂ ਨੂੰ ਉਪਰੋਕਤ ਲਿਖਤਾਂ ਵਰਗੀਆਂ ਹੋਰ ਸਮਤੁਲਤ ਰਚਨਾਵਾਂ 
ਇਕੱਠੀਆਂ ਕਰਕੇ ਇਹਨਾਂ ਦੇ ਤਰਜਮੇ (ਦਮੀ ਭਾਸ਼ਾਵਾਂ ਵਿਚ) ਯੋਗ ਥਾਂਵ' ਤੇ ਵਰਤਣੇਂ 
ਚ'ਹੀਦੇ ਹਨ । ਰ੍ 
5. ਲਗਾਤਾਰ ਦਬਾਅ ਅਤੇ ਵਾਰਤਾਲਾਪ ਦੀ ਨੀਤੀ ਲੋਕਲ ਕੌੱਸਲਾਂ ਅਤੇ ਐਕਟ 
ਅਨੁਸਾਰ ਈ. ਈ. ਸੀ ਡਇਰੈਕਟਿਵ 1977 ਨੂੰ ਲਾਗੂ ਕਰਾਉਣ ਲਈ ਲਗਾਤਰ ਘੋਲ 
ਦੀ ਜ਼ਰੂਰਤ ਹੈ । ਕੌੱ'ਸਲਾਂ ਜਾਂ ਡੀ. ਈ. ਐਸ. ਦੀ ਅੜੀ ਨੂੰ ਨੌਗਾ ਕਰਨ ਲਈ ਹਰ ਯੋਗ 
ਢਗ ਵਰਤਣਾ ਚਾਹੀਦਾ ਹੈ । ਯੂ ਐਨ. ਈ. ਐਸ. ਓ., ਹਿਊਮਨ ਰਾਈਟਸ ਕਮਿਸ਼ਨ, ਈ, 
ਈ. ਸੀ. ਕਮਿਸ਼ਨ (ਜੋ ਹੁਣ ਤਕ ਖੁਸਰਾ, ਮੀਸਣਾ, ਅੰਨ੍ਹਾ, ਗੁੰਗਾ, ਬੋਲ ਤੇ ਅਫੀਮੀ ਦੂਦਾ 
ਬਣਿਆ' ਰਿਹਾ ਹੈ) ਨੂੰ ਜਗਉਣ ਦ। ਲੋੜ ਹੈ । ਇਹ ਦਫਤਰ ਸਾਡੀ ਸਭਿਅਤ' ਦੇ ਕਤਲ 


ਸਿਰਜਣਾ 49 


ਜਾਂ ਇਰਾਦਾ ਕਤਲ ਦੇ ਮੁਕੱਦਮੇ 'ਚ ਮੌਕੇ ਦਾ ਗ਼ੁਆਹ ਬਣ ਕੇ ਨਾ ਭੁਗਤੇ ਸਗੌਂ' ਮੁਦਈ 
ਦੇ ਤੌਰ 'ਤੇ । ਬੀ. ਬੀ. ਸੀ., ਟੈਲੀਵੀਜ਼ਨ ਦਾ ਐੱਟੀ ਪੰਜਾਬੀ ਕਲਚਰ ਰੋਲ ਨਸਲਵਾਦੀ 
ਤੇ ਫੁੱਟ ਪਾਊ ਹੈ । ਇਹ ਵਿਸ਼ੇਸ਼ ਤੌਰ 'ਤੇ ਪੰਜਾਬੀ ਸਾਹਿਤਕਾਰ ਲਈ ਸਿੱਧੀ ਫੌਗਾਰ ਹੈ । 
ਇਸ ਲੜਾਈ ਵਿਚ ਕਾਮਯਾਬੀ ਲਈ ਹਿੰਦੀ ਉਰਦੂ ਆਦਿ ਦੇ ਸਾਹਿਤਕਾਰਾਂ ਦੀ ਮਿਲਵਰਤੋ' 
ਜ਼ਰੂਰੀ ਹੈ । 
6. _ਆਵਾਸੀ ਬੋਲੀਆਂ ਤੇ ਸਭਿਆਚਾਰਾਂ ਦੀ ਵਿਦਿਆ ਲਾਗੂ ਕਰਾਉਣ ਲਈ ਘੋਲ ਚਾਲੂ 
ਰਖਦਿਆਂ ਸਾਨੂੰ ਮਿੱਤ੍ਰ ਫਰੈਟ ਵਲੋਂ“ ਕੀਤੇ ਜਾ ਰਹੇ ਯਤਨਾਂ (ਜਿਵੇ ਗੁਰਦੁਆਰੇ, ਮੰਦਰਾਂ 
ਆਦਿ ਵਿਚ ਕਲਾਸਾਂ) ਦੀ ਪੂਰੀ ਅਸਲੀ ਹਮਾਇਤ ਕਰਨੀ ਚਾਹੀਦੀ ਹੈ । ਇਹਨਾਂ ਕਲਾਸਾਂ 
ਵਿਚ ਸਾਡੇ ਬੱਚਿਆਂ ਦੀ ਵਧੇਰੇ ਗਿਣਤੀ ਵੀ ਆਪਣੇ ਆਪ ਵਿਚ ਲੋਕਲ ਕੌਂਸਲ 'ਤੇ ਇਕ 
ਦਬਾਅ ਹੈ । ਸਾਡੀਆਂ ਭਾਸ਼ਾਵਾਂ ਪੜ੍ਹ ਰਹੇ ਬੱਚਿਆਂ ਲਈ ਬਰਤਾਨੀਆਂ ਦੇ ਮਾਹੋਲ 
ਅਨੁਸਾਰ ਬਾਲ ਉਪਦੇਸ਼ ਅਤੇ ਪੁਸਤਕਾਂ ਰਚਣੀਆਂ ਸਾਹਿਤਗਾਰਾਂ ਦਾ ਇਕ ਹੌਰ ਫਰਜ਼ ਹੈ। 
ਗੋਟੇ ਕਲਾਕਾਰ ਨੂੰ ਕਰਤਾਰ ਮੰਨਦਾ ਹੈ, ਭਾਸ਼ਨਕਾਰ ਨਹੀ । _ਕਰਤਾਰੀ_ਸ਼ਕਤ) 
ਉਸਾਰਨ ਤੋ" ਪਹਿਲੋਂ“ ਕਈ ਖੋਲੇ-ਖੰਡਰ ਸਾਫ ਵੀ ਕਰਦੀ ਹੈ । ਤੋਂ ਖੋਲੋ-ਖੰਡਰ ਪੋਲੋ ਹੱਥੀ” 
ਨਹੀ' ਢਹਿੰਦੇ । 

ਸਾਡੇ ਸਭਿਆਚਾਰ ਤੇ ਬੋਲੀਆਂ ਸਾਰੀ ਮਨੁੱਖ ਜਾਤੀ ਦਾ ਸਰਮਾਇਆ ਹਨ । 
ਨਸਲਵਾਦੀ ਇਸ ਸਰਮਾਏ ਨੂੰ ਵੀ ਆਪਣੇ ਨਿੱਜੀ ਮੁਨਾਫੇ ਲਈ ਵਰਤ ਰਿਹ! ਹੈ । ਇਹ 
ਘਿਨਾਉਣਾ ਸਭਿਆਚਾਰਕ _ਹਮਲਾ ਕਲਮਾਂ ਵਾਲਿਆਂ ਨੇ ਜੇ ਹੁਣੇ ਨਾ ਰੋਕਿਆ ਤਾਂ ਇਹ 
ਸਾਡੀ ਅਣਖ ਤੋ ਹੋਂਦ ਲਈ ਘੁੱਲ੍ਹਘਾਰਾ ਸਾਬਤ ਹੋ ਸਕਦਾ ਹੈ । ਸਾਡੀ ਲੁਕਵੀ' ਗੁਲਾਮੀ 
ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ । ਅਸੀ' ਵਸਤਾਂ ਬਣ ਕੇ ਕਦੋਂ ਤਕ ਜੀਵਾਂਗੇ ? ਵਸਤਾਂ 
ਦੀ ਕੋਈ ਇੱਛਾ ਨਹੀ” ਹੁੰਦੀ । 

ਮਜ਼ਲੂਮ (ਦੇਸੀ ਸਭਿਆਚਾਰ) ਦੀ ਸ਼ਕਤੀ ਲਈ ਬਚਨਬਧ ਕਲਮ ਦੀ ਜੀਭ 'ਚੋਂ 
ਜੋਮੀ ਚੇਤਨਾ ਦੇ ਹੱਥ ਵਿਚਾਰ ਕਰਮ ਤੇ ਕਰਮ ਵਿਚਾਰ ਦੀ ਦੁਧਾਰੀ ਚੰਡੀ ਨਸਲਵਾਦੀ ਮਸੰਦਾਂ 
ਦਾ ਖੁਰਾ ਮਿਟਾ ਸਕਦੀ ਹੈ ਜਿਵੇ' ਹੋ ਚੀ ਮਿਨ੍ਹ ਮਹਾਨ ਦੇ ਚਿੜੀ ਜੇਡੇ ਅਣਖੀਲੇ ਦੇਸ਼ ਨੇ 
ਦੁਨੀਆਂ ਦੇ ਸਭ ਤੋ" ਖੂੰਖਾਰ ਛਿਕਰੇ ਦੀ ਤੋਬਾ ਬੁਲਾ ਦਿਤੀ ਸੀ । 

ਸਮਾਂ ਆ ਗਿਆ ਹੈ ਜਦੋ' ਅਸੀ" ਰੈਗਦਾਰ ੧'ਹਿਤਕਾਰ ਆਪਣੀ ਨੀ'ਦ ਤੇ ਗਫਲਤ 
ਤਾਰੀਖ ਨੂੰ ਮਣਸ ਕੇ ਆਪਣੇ ਵੱਡਮੁਲੇ ਸਭਿਆਚਾਰਾਂ ਦੀ ਰਾਖੀ ਕਰਨ ਦਾ ਇਤਿਹਾਸਕ 
ਫਰਜ਼ ਅਦਾ ਕਰੀਏ । ਇਹ ਫਰਜ਼ ਵਸਤਾਂ ਨੂੰ ਮੁੜ ਮਨੁੱਖ ਤੇ ਪੂਰਨ ਮਨੁੱਖ ਬਣਾਉਣ ਦਾ 
ਹੈ । ਫਰੋਮ ਲਿਖਦਾ ਹੈ : 

'' 100 0];776550 ਕ1€ 72001 0੦੧ 7੧੬9੬ 07 06000 7081 
000੬€ 606 07 76601 (੦ ੮8੧੬, ੧੦ ੧96 07 ੯੬001... 
1001910081 68 8੦0੧੬ 306 766051612, ॥੦( & 818੯੦ 0 & ੧੬11-ਫਿਓ 
60੬ 30 (0 18614" (11੧2 1੧੩੦7 ੦1 9੧8) 

ਕਲਮਕਾਰੋ, ਇਹ ਕਾਫੀ ਨਹੀ” ਕਿ ਮਨੁੱਖ ਗੁਲਾਮ ਨਹੀ' ਹੈ । [3 


50 ਸਿਰਜਣਾ 


ਰਮਨ 
ਅਜੀ' ਚੁੱਪ ਚਾਪ ਗੁਜ਼ਰਦੇ ਗਏ 


ਪਾਰਕ ਦੇ ਲੋਹ ਦੁਆਰ 'ਤੇ ਖੜਾ ਵਿਸ਼ਨੂੰ ਦਾ ਅਵਤਾਰ ਤਾਂ ਸੋਚਦਾ ਸੀ ਕਿ-- 
ਮੇਰੀਆਂ ਬਸ ਚਾਰ ਪੰਜ ਕਾਮੁਕ ਝਰਨਾਹਟਾਂ 

ਸਾਰੇ ਦੇ ਸਾਰੇ ਬੇਰੈਗ ਖ਼ਿਲਾਅ ਨੂੰ ਸੰਤਰੀ ਕਰ ਦੇਣਗੀਆਂ । 

ਪਰ ਪਾਰਕ ਦੀ ਮਖ਼ਮਲੀ ਘਾਹ ਦੀ ਸੇਜ `ਤੇ ਸੁੱਤੀ, ਤਪਦਿਕ ਦੀ ਮਰੀਜ਼ ਔਰਤ ਨੂੰ 
ਇਸ ਕਦਰ ਖੰਘ ਛਿੜੀ ਕਿ ਬੰਦਾ ਮੜ੍ਹੀ ਬਣ ਗਿਆਂ -- 

ਆਤਮਾ ਘੜੀ ਦੀ ਘੜੀ ਲਈ 

ਰਾਤ ਦੇ ਕਾਲੇ ਸਿਆਹ ਪਰਦੇ ਉੱਤੇ 

ਦੂਧੀਆ ਜਿਹੀ ਧਾਰੀ ਬਣਕੇ ਠਹਿਰ ਗਈ... 


ਘੜੀ ਪਲ ਅਟਕੇ 

ਮੈ' ਤੇ ਵਿਸ਼ਨੂੰ ਦਾ ਅਵਤਾਰ ਫਿਰ ਤੁਰ ਪਏ 

ਹੁਣ ਅਸੀ ਉਹ ਨਹੀਂ ਸਾਂ--ਬੜੇ ਬਦਲ ਗਏ ਸਾਂ 

ਸਾਡੇ ਹੱਥਾਂ ਨੂੰ ਰੁਕੀ ਹੋਈ ਹਵਾ ਦੀ ਹੱਬਕੜੀ ਸੀ 

ਸਾਡੇ ਪੈਰਾਂ 'ਚ ਇਤਿਹਾਸਕ ਇਮਾਰਤਾਂ ਦੀਆਂ ਬੇੜੀਆਂ ਸਨ 

ਮੇਰੀਆਂ ਅੱਖਾਂ, ਅੱਖਾਂ ਨਾ ਰਹੀਆਂ--ਰੀਠੇ ਬਣ ਗਈਆਂ 

ਵਿਸ਼ਨੂੰ ਦੇ ਦਿਲ ਦਾ ਦਰਚ 

ਕਿਸੇ ਦੀਵਾਰ 'ਤੇ ਲੱਗੀ ਗੋਲੀ ਦੇ ਨਿਸ਼ਾਨ 'ਚ ਮਰੀ ਹੋਈ ਇਕ ਚੀਖ ਸੀ ਬਸ 


ਅਸੀ' ਚੁੱਪ ਚਾਪ ਗੁਜ਼ਰਦੇ ਗਏ _ 
ਸਾਡੇ ਤੁਰਦਿਆਂ ਤੁਰਦਿਆਂਸਾਡੇ ਨਾਲ ਬੜੀਆਂ ਹੀ ਵਾਹਯਾਤ ਘਟਨਾਵਾਂ ਵਾਪਰੀਆਂ 
ਬੱਦਲਾਂ ਨੇ ਪਹਾੜਾਂ ਨੂੰ ਖ਼ਤ ਲਿਖੇ 
ਪਹਾੜ ਨਿੰਵ ਗਏ--ਬੱਦਲ ਲੰਘ ਗਏ 
ਲੋਕ ਝਾਕਦੇ ਹੀ ਗੰਹ ਗਏ... 
ਅੱਧੀ ਰਾਤੀ' ਅਲਫ਼ ਨੰਗਾ ਰੱਬ ਸੁੰਨੀ ਸੜਕ ਨਾਲ ਆ ਕੇ ਸੌ' ਗਿਆ 
ਲੋਕ ਥਰ ਥਰ ਕੌਬਦੇ ਰਹੇ...ਕਹਿਰ ਹੋ ਗਿਆ 
ਕਹਿਰ ਹੋ ਗਿਆ 
ਫੇਰ ਸੜਕਾਂ ਨੇ ਸਰਹੱਦਾਂ ਤੋਂ ਬੜੇ ਹੀ ਊਲ ਜਲੂਲ ਸਵਾਲ ਪੁੱਛੇ 


ਸਿਰਜਣਾ 


ਆਦਮੀ ਆਹਿਸਤਾ ਆਹਿਸਤਾ ਆਪਣੇ ਆਪ 'ਚ ਤਰਮੀਮਾਂ ਕਰਦਾ 

ਨਾਂ ਅੱਗ ਰਿਹਾ ਨਾ ਪਾਣੀ 

ਤਲਾਬ 'ਚੋ' ਮਰੀਆਂ ਹੋਈਆਂ ਮੱਛੀਆਂ ਦਾ ਮੁਸ਼ਕ ਚੁਫ਼ੇਰੇ ਫੈਲ ਗਿਆ 

ਨਾਹਰੇ ਫੋਰ ਵੀ ਲੱਗਦੇ ਰਹੇ--ਲੱਗਦੇ ਹੀ ਰਹੇ... 

ਵਾਤਾਵਰਣ ਨੇ ਉਬਾਸੀ ਲਈ ਤਾਂ ਮੈ“ ਧੀਮੀ ਜਿਹੀ ਆਵਾਜ਼ `ਚ 
ਵਿਸ਼ਨੂੰ ਦੇ ਅਵਤਾਰ ਨੂੰ ਕਿਹਾ 

ਆਹ ! ਵੇਖ ਮੈ ਆਪਣੀ ਮਹਿਬੂਬਾ ਦਾ ਟਿੱਕਾ ਚੁਰ' ਲਿਆਇਆ ਹਾਂ 

ਤਾਂ ਉਹ ਸ਼ੁਦਾਈਆਂ ਵਾਂਗ ਹੱਸਿਆ 

'ਤੂੰ ਸਮਝਦੈ', ਇਹ ਤੇਰੀ ਰੈਗਰੂਟੀ ਦਾ ਬੈਜ ਬਣਹਗਾ...' 

ਮੈੱ' ਘੜੀ ਦੀ ਘੜੀ ਲਈ ਘਬਰਾ ਇਆ 

ਬੈਦਾ ਮੜ੍ਹੀ ਬਣ ਗਿਆ 

ਆਤਮਾ ਰਾਤ ਦੇ ਕਾਲੇ ਸਿਆਹ ਪਰਦੇ ਉਤੇ 


ਦੂਧੀਆ ਜਿਹੀ ਧਾਰੀ ਬਣਕੇ ਠਹਿਰ ਗਈ... 
(ਗੌਰਮਿੰਟ ਕਾਲਿਜ ਆਫ਼ ਆਰਟਸ. ਚੰਡੀਗੜ੍ਹ] 


ਪੰਜਾਬ ਯੂ ਵਰ/ਸਿਣੀ, ਪਟਿਆਲਾ 
ਪ੍ਰਕਾਸ਼ਤ ਪੁਸਤਕਾਂ 


ਕਰਮ ਅੰਕ ਪੁਸਤਕ ਦਾ ਨਾਮ ਲੇਖਕ/ਅਨੁਵਾਦਕ ਕੀਮਤ 
ਉ ਅਧਿਆਪਨ ਵਿਧੀਆਂ ਤੇ ਸਿਧਾਂਤ ਭਾਟੀਆ ਅਤੇ ਭਾਟੀਆ 30-00 
2, ਪ੍ਰੋ: ਪੂਰਨ ਸਿੰਘ ਇਕ ਸ਼ਰਧਾਂਜਲੀ __ ਅਮਰਜੀਤ ਸਿੰਘ 16-00 
3, ਸ਼ਬਦਾਰਥ ਦਸਮ ਗ੍ਰੰਥ (ਪੋਥੀ ਪਹਿਲੀ) ਕਰਤਾ : ਭਾਈ ਰਣਧੀਰ ਸਿੰਘ 
ਰਹ ਸੈਪਾ : ਡਾ. ਤਾਰਨ ਸਿੰਘ __25-00 
4 ਲਿੱਪੀ ਦਾ ਵਿਕਾਸ ਡਾ. ਕਾਲਾ ਸਿੰਘ ਬੇਦੀ 15-50 
5 ਪ੍ਰਾਚੀਨ ਭਾਰਤ ਦਾ ਇਤਿਹਾਸ ਆਰ. ਔਜ. ਤ੍੍‌ਪਾਠੀ 24-00 
6, ਅਰਥ ਵਿਗਿਆਨ ਅਧਿਆਪਨ ਰਤਨ ਲਾਲ ਮਿੱਤਲ 18-00 
ਹੋ ਦਮੋਦਰ ਗੁਰਦਿੱਤ ਸਿੰਘ ਪ੍ਰੇਮੀ 8-00 
ਨੈ ਚਾਤ੍ਰਿਕ ਰਚਨਾਵਲੀ ਸੈਪਾ: ਐਸ. ਐਸ. ਅਮੋਲ __28-40 
9 ਖਾਲਸੇ ਦੀ ਉਤਪਤੀ (ਜਿਲਦ 1) _ ਆਈ. ਬੀ. ਬੈਨਰਜੀ 
ਅਨੁ: ਪ੍ਰਿਤਪਾਲ ਸਿੰਘ 8-25 
10. ਗੁਰੂ ਤੇਗ ਬਹਾਦਰ ਜੀਵਨ, ਸੰਦੇਸ਼ 
ਤੇ ਸ਼ਹਾਦਤ ਤਾਰਨ ਸਿੰਘ 20-00 


ਪੁਸਤਕਾਂ ਲਈ ਲਿਖੋ ਜਾਂ ਮਿਲੋਂ : 
ਪ੍ਰਕਾਸ਼ਨ ਤੇ ਵਿਕਰੀ ਅਧਿਕਾਰੀ, 


ਪੰਜਾਬੀ ਯੂਨੀਵਰਸਿਟੀ, ਪਟਿਆਲਾ-147002 
ਪਬਲਿਸਿਟੀ/78/ਪੀ.ਆਰ.ਓ, 
੬ ੫੨469 44-<-੩੦ << ਇਆ... -“ ਗਰ ਅਰ 


ਸੁਖਦੇਵ ਸਿੰਘ 
ਹਰਿਭਜਨ ਸਿੰਘ ਦੀ ਗੀਤ-ਕਲਾ 


ਗੀਤ ਦਾ ਵਸਤ੍ਰ-ਮੂਲਕ ਅਧਿਐਨ _ਕਠਿਨ ਕਾਰਜ ਹੈ । ਗੀਤ-ਅਧਿਐਨ ਵਿਚ 
ਇਕ ਮੁਸ਼ਕਿਲ ਤਾਂ ਗੀਤ ਦਾ ਆਪਣਾ ਰਚਨਾ-ਵਿਧਾਨ ਹੈ ਅਤੇ ਦੂਜੀ ਇਸ ਨਾਲ ਸਾਡੀ 
ਅਤਿ ਨੇੜੇ ਦੀ ਸਾਂਝ । ਇਹੋ ਕਾਰਨ ਹੈ ਕਿ ਗੀਤ ਅਧਿਐਨ ਸਮੋ' ਇਕੋ ਯਥਾਰਥ ਨੂੰ ਭੋਗ 
ਰਹੇ ਅਨੌਕ ਵਿਅਕਤੀ ਉਸ ਯਥਾਰਥ ਪ੍ਤੀ ਵਸਤੂਗਤ ਰਾਏ ਮੁਸ਼ਕਿਲ ਨਾਲ ਹੀ ਬਣਾ 
ਸਕਦੇ ਹਨ । ਇਹੀ ਗੱਲ ਗੀਤ ਦੇ ਰਚਨਾਕਾਰ, ਮਾਨਣਹਾਰ ਅਤੇ ਗੀਤ-ਆਲੌਚਕ ਦੇ 
ਆਪਸੀ ਰਿਸ਼ਤੇ ਬਾਰੇ ਸੱਚ ਹੈ । ਰਚਨਾਕਾਰ ਤਾਂ ਮਾਨਣਹਾਰ ਹੁੰਦਾ ਹੀ ਹੈ, ਗੀਤ-ਆਲੋਚਕ 
ਵੀ ਇਸ ਆਤਮ-ਮੂਲਕਤਾ ਤੋਂ” ਬਰੀ ਨਹੀ" ਹੋ ਸਕਦਾ । ਸਤੋਂ' ਗੀਤ-ਆਲੋਰਕ ਤਾਂ ਇਤ 
ਸਮੇ" ਰਚਨਕ'ਰ ਅਤੇ ਪਾਠਕ/ਸਰੋਤੇ ਦੀ ਹੋਣੀ ਵੀ ਭੋਗਦਾ ਹੈ । ਸ਼ਾਇਦ ਇਸੇ ਲਈ 
ਗੀਤ-ਅਧਿਐਨ ਸਮੇ '“ਆਲੋਚਨਾਤਮਕ ਵਿੱਥ" ਦੀ ਸਿਰਜਣਾ ਮੁਸ਼ਕਿਲ ਹੁੰਦੀ ਹੈ। ਦੂਜੀ 
ਮੁਸ਼ਕਿਲ ਇਹ ਹੈ ਕਿ ਗੀਤ ਕੇਵਲ ਪੜ੍ਹਨ ਦੀ ਵਸਤ ਨਹੀਂ ਸਗੋ ਗਇਨ -ਰੂਪ ਵਿਚ 
ਮਾਨਣ ਦੀ ਕਲਾ ਹੈ । ਗੀਤ ਲਿਖਿਆ ਹੀ ਗਾਉਣ ਲਈ ਜਾਂਦਾ ਹੈ । ਨਾਟਕ ਵਾਂਗ ਗੀਤ 
ਵੀ ਖੇਡਣ (੬7/011080੦) ਦੀ ਕਲਾ ਹੈ । ਗੀਤ ਦੇ ਪ੍ਰਮਾਣਿਕ ਅਧਿਐਨ ਲਈ ਜ਼ਰੂਣੀ 
ਹੈ ਕਿ ਗੀਤ ਨੂੰ ਲਿਖਤੀ ਰੂਪ ਵਿਚ ਪੜ੍ਹਨ ਦੇ ਨਾਲ ਨਾਲ ਗੀਤ ਦੀ ਗਾਇਨ-ਸ਼ੈਲ) ਨੂ 
ਵੀ ਧਿਆਨ ਵਿਚ ਰਖਿਆ ਜਾਵੇ । ਗੀਤ ਆਲੋਚਨ' ਸਮੇ” ਖੰਡੀ-ਧੁਨੀਆਂ ($੬ਠ70€71(41 
£0006105) ਦੇ ਨਾਲ ਨਾਲ ਅਖੰਡੀ-ਧੂਨੀਆਂ (9੨॥8-$੦੬70੬॥(31 £10001005) 
ਨੂੰ ਵੀ ਧਿਆਨ ਵਿਚ ਰਖਣਾ ਪੈਦਾ ਹੈ । ਇਹ ਇਸ ਲਈ ਵੀ ਜ਼ਰੂਰੀ ਹੈ ਕਿ ਗੀਤ ਵਿਚ 
ਖੰਡੀ-ਪੱਖ, ਅਖੰਡੀ-ਪੱਖ ਦੇ ਅਧੀਨ ਹੁੰਦਾ ਹੈ । ਗੀਤ-ਆਲੋਚਨਾ ਦੀ ਬੁਨਿਆਦੀ ਮੰਗ ਇਹ 
ਹੈ ਕਿ ਗੀਤ ਦੇ ਪੰਗਤੀ-ਪ੍ਰਬੈਧ ਅਤੇ ਗਾਇਨ-ਸ਼ੈਲੀ ਨੂੰ ਇਕ ਸੈਯੁਕਤ ਇਕਾਈ ਵਜੋ ਹੀ 
ਗ੍ਰਹਿਣ ਕੀਤਾ ਜਾਵੇ । ਉੱਜ ਵੀ ਵਸਤੂ ਅਤੇ ਰੂਪ ਦੇ ਖੰਡਿਤ ਅਧਿਐਨ ਨਾਲ ਕਿਸੇ 
ਰਚਨਾ ਦੇ ਸਹੀ ਵੇਰਵੇ ਤੋਂ' ਖੂੰਝ ਜਾਣ ਦਾ ਖਤਰਾ ਸਦਾ ਬਣਿਆ ਰਹਿੰਦਾ ਹੈ । ਆਧੁਨਿਕ 
ਆਲੋਚਨਾ ਵਿਚ ਵਸਤੂ ਅਤੇ ਰੂਪ ਦੀ ਪਰੰਪਰਾਗਤ ਦਵੈਤ ਕਲਪਣਾ ਨੂੰ ਰੱਦ ਕਰਕੇ ਨਵੀ” 
ਅਦਵੈਤ ਸਿਰਜਣਾ ਹੋ ਰਹੀ ਹੈ । "ਸੈਰਚਨਾ" ਦੇ ਸੈਕਲਪ ਰਾਹੀ" ਵਸਤੂ ਅਤੇ ਰੂਪ ਦੇ 
ਅਦਵੈਤ ਚਰਿਤਰ ਨੂੰ ਪਛਾਨਣ ਦਾ ਯਤਨ ਹੀ ਹੋਇਆ ਹੈ। ਇਸ ਨਿਬੈਧ ਵਿਚ 
ਹਰਿਭਜਨ ਸਿੰਘ-ਗੀਤ-ਕਾਵਿ ਦੇ ਮੂਲ ਸੰਸਕਾਰਾਂ ਨੂੰ ਇਸ ਸੀਮਾ ਵਿਚ ਰਹਿ ਕੇ ਹੀ 
ਪਛਾਨਣ ਦਾ ਯਤਨ ਹੈ। 

ਗੀਤ-ਵਸਤ੍ਰ ਦਾ ਮਨੁਖੀ ਭਾਵ ਨਾਲ ਅਤਿ ਨੇੜਲਾ ਰਿਸ਼ਤਾ ਹੈ । ਗੀਤ ਦੇ ਰੂਪ ਦੀ 
ਪਛਾਣ ਦਾ ਮਸਲਾ ਮਨੁਖੀ ਭਾਵ ਦੀ ਪ੍ਰਕ੍ਰਿਤੀ ਦੀ ਪਛਾਣ ਦਾ ਹੀ ਮਸਲਾ ਹੈ । ਛੌਦ, 


ਸਿਰਜਣਾ 53 


ਤੋਲ-ਤਕਾਂਤ, ਲੈ ਅਤੇ ਪੰਗਤੀ-ਪ੍ਰਸੈਧ ਆਦਿ ਬਾਹਰਲੇ ਚਿਹਨਾਂ ਦੇ ਆਧਾਰ 'ਤੇ ਗੀਤ ਦਾ 
ਕਵਿਤਾ ਨਾਲੋਂ ਨਿਖੋੜਾ ਨਹੀ ਹੋ ਸਕਦਾ । ਗੀਤ ਦੀ ਵਿਲੱਖਣ ਸਰਚਨਾ' ਨੂੰ ਸਮਝਣ 
ਲਈ ਮਨੁਖੀ ਭਾਵ ਦੀ ਵਿਸ਼ੇਸ਼ ਪ੍ਰਕ੍ਰਿਤੀ ਨੂੰ ਸਮਝਣਾ ਪਏਗਾ । ਭਾਵ ਦੀ ਫਿਤਰਤ ਇਹ 
ਹੈ ਕਿ ਭਾਵੇ' ਵਿਸ਼ੇਸ਼ ਸਖਿਤੀ ਨਾਲ ਸੈਬੋਧਿਤ ਹੋਵੇ ਜਾਂ ਵਿਸ਼ੇਸ਼ ਸਥਿਤੀ ਤੋਂ' ਪ੍ਰੇਰਿਤ ਹੋਵੇ 
ਉਹ ਉਸ ਵਿਸ਼ੇਸ਼ ਸਥਿਤੀ ਤਕ ਸੀਮਿਤ ਨਹੀਂ” ਰਹਿੰਦਾ । ਸਗੋ' ਉਹ ਬਹੁਤ ਸਾਰੇ ਸਥਿਤੀ 
ਪਾਸਾਰਾਂ ਨੂੰ ਆਪਣੀ ਵਲਗਣ ਵਿਚ ਲਿਆ ਵਲ੍ਹਦਾ ਹੈ । ਵਿਸ਼ੇਸ਼ ਸਥਿਤੀ ਤੋਂ ਪ੍ਰੇਰਿਤ ਹੋ ਕੇ 
ਭਾਵ ਜਦੋ ਮਨੌਭਾਵ (5੬060604) ਦੇ ਇੰਨਾ ਨੇੜੇ ਹੋ ਜਾਂਦਾ ਹੈ ਕਿ ਵਿਅਕਤੀ ਲਈ 
ਬਾਹਰਲੇ ਸੰਸਾਰ ਦੀ ਝਾਕੀ ਛਿਣ ਭਰ ਲਈ ਅੱਖੋਂ ਉਹਲੇ ਹੋ ਜਾਂਦੀ ਹੈ । ਇਸ ਛਿਣ- 
ਸੀਮਿਤ ਅਨ੍ਭਵ ਨੂੰ ਹੀ ਗੀਤ ਵਿਚ ਪ੍ਰਗਟਾਅ ਮਿਲਦਾ ਹੈ । ਪਾਲਗਰੇਵ ਇਸ ਨੂੰ ਭਾਵ 
ਦੇ ਮਾਧਿਅਮ ਰਾਹੀ' ਇਕਹਿਰੀ ਮਨੋ-ਸਥਿਤੀ ਦਾ ਪ੍ਰਗਟਾਅ ਕਹਿੰਦਾ ਹੈ । ਗੀਤ-ਵਸਤ੍ਹ 
ਬਾਰੇ ਆਮ ਧਾਰਨਾ ਇਹ ਹੈ ਕਿ ਇਹ ਇਕਹਿਰੀ-ਮਨੌਦਸ਼ਾ ਜਾਂ ਇਕਹਿਰੇ ਮਨੋਭਾਵ ਰਾਹੀ' 
ਵਿਅਕਤੀ ਦੇ ਅੰਤਰ-ਮਨ ਨੂੰ ਉਜਾਗਰ ਕਰਦਾ ਹੈ । ਨਾਰਥੋਂ ਫਰਾਈ ਦੀ ਭਾਸ਼ਾ-ਸ਼ੈਲੀ 
ਵਿਚ ਇਸਨੂੰ ''ਬਿੰਬ ਤੇ ਧੁਨੀ ਦਾ ਆਂਤਰਿਕ ਅਨੁਕਰਣ' ਕਿਹਾ ਜਾ ਸਕਦਾ ਹੈ । ਤੀਬਰ 
ਮਨੋਦਸ਼ਾ (18856-90006) ਅਤੇ ਸਥਿਰ ਮਨੌਬਿਰਤੀ (8੬0070674) ਦੋਹੇ" ਹੀ ਗੀਤ 
ਦਾ ਵਿਸ਼ਾ ਬਣ ਸਕਦੇ ਹਨ ਪਰ ਗੀਤ-ਵਸਤ੍ਰ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ 
ਮਨੋਦਸ਼ਾ ਜਾਂ ਮਨੌਥਿਰਤੀ ਦਾ ਤਨਾਉ ਵੀ ਇਕਹਿਰੀ ਸਥਿਤੀ ਰਾਹੀ” ਹੀ ਪੇਸ਼ ਹੁੰਦਾ 
ਹੈ ।ਸੀ. ਡੀ. ਲੀਵਸ ਭਾਵ ਦੇ ਇਕਾਂਗੀ ਚਰਿਤਰ ਨੂੰ ਹੀ ਗੀਤ ਦਾ ਪ੍ਰਮਾਣਿਕ ਲੱਛਣ 
ਮੰਨਦਾ ਹੈ । 

ਜਦੋਂ ਮਨੁਖੀ ਭਾਵ ਗੀਤ-ਵਸਤ੍ਰ ਬਣਦਾ ਹੈ ਤਾਂ ਉਸਦੀ ਪ੍ਰਕ੍ਰਿਤੀ ਕੁਝ ਬਦਲੀ 
ਹੋਈ ਹੁੰਦੀ ਹੈ। ਗੀਤ _ਭਾਵ ਗਤੀ ਵਿਚ ਨਹੀ', ਸਥਿਤੀ ਵਿਚ ਪੇਸ਼ ਹੁੰਦਾ ਹੈ । 
ਇਕਰਹਿਰੀ ਮਨੌਦਸ਼ਾ ਜਾਂ ਮਨੋਬਿਰਤੀ ਤੋਂ' ਪ੍ਰੇਰਿਤ ਹੋਕੇ ਭਾਵ ਜਦੋਂ' ਅਨੇਕ ਸਥਿਤੀ 
ਪਾਸਾਰਾਂ ਨਾਲ ਸੰਬੋਧਿਤ ਹੋ ਜਾਂਦਾ ਹੈ, ਤਾਂ ਉਹ ਪਾਸਾਰ ਦ੍ਰਿਸ਼ਟਾਂਤ ਰੂਪ ਵਿਚ ਸਾਹਮਣੇ 
ਆਉਦੇ ਹਨ। ਗੀਤ ਵਿਚ ਦ੍ਰਿਸ਼ਟਾਂਤਾਂ ਦੀ ਸਿਰਜਨਾ ਭਾਵਾਤਮਕ-ਫੈਲਾਅ ਦੇ ਪ੍ਰਤੱਖਣ 
ਲਈ ਹੁੰਦੀ ਹੈ । ਹਰ ਦਿ੍‌ਸ਼ਟਾਂਤ ਗੀਤ ਦੇ ਕੇ'ਦਰੀ ਭਾਵ ਨੂੰ ਹੀ ਦ੍ਰਿੜ ਕਰਦਾ ਹੈ । ਗੀਤ 
ਦੇ ਵੱਖਰੇ ਵੱਖਰੇ ਅੰਤਰਿਆਂ ਵਿਚ ਦ੍ਰਿਸ਼-ਭੋਦ ਤਾਂ ਹੋ ਸਕਦਾ ਹੈ ਪਰ ਅਰਥ-ਭੇਦ ਨਹੀ” 
ਹੁੰਦਾ । ਗੀਤ ਦੀਆਂ ਅਸਥਾਈ ਵਾਲੀਆਂ ਪੰਗਤੀਆਂ ਵਿਚ ਥੀਮ ਕਥਨ ਰੂਪ ਵਿਚ ਉਚਾਰ 
ਦਿੱਤਾ ਜਾਂਦਾ ਹੈ ਅਤੇ ਅੰਤਰਿਆਂ ਵਿਚ (ਜਿਹੜੇ ਵੱਖਰੇ ਵੱਖਰੇ ਦ੍ਿਸ਼ਟਾਂਤਾਂ ਵਜੋ ਸਾਹਮਣੇ 
ਆਉ'ਦੇ ਹਨ) ਉਸੇ ਕੇ'ਦਰੀ ਥੀਮ ਨੂੰ ਰਮਜ਼-ਰੂਪ ਵਿਚ ਖੇਡ ਕੇ ਦੱਸਿਆ ਜਾਂਦਾ ਹੈ । 
ਸਬਿਤੀ ਤੋਂ ਸਥਿਤੀ-ਪਾਸਾਰ ਅਤੇ ਭਾਵ ਤੋ ਦ੍ਰਿਸ਼ਟਾਂਤ ਵਲ ਰੁਚਿਤ ਹੋਣ ਵਿਚ ਹੀ ਗੀਤ- 
ਵਸਤੂ ਦੀ ਗਤੀ ਹੁੰਦੀ ਹੈ । ਗੀਤ ਵਿਚ ਅਸਥਾਈ ਤੇ ਅੰਤਰੇ ਦਾ ਸੈਬੋਧ ਥੀਮ ਅਤੇ ਰੀਮ 
ਵਾਂਗ ਅਨਿਖੜ ਹੁੰਦਾ ਹੈ । ਉਦਾਹਰਣਾਂ ਲਈ ਇਕ ਗੀਤ ਪੇਸ਼ ਹੈ : 

ਸੇਜ ਸੁਖਾਲੀ, ਜਿੰਦ ਹੈਗਾਲੀ, ਅੱਖੀਆਂ ਉਮਰ-ਉਨੀ'ਦੜੀਆਂ 

ਸ਼ਹਿਦ-ਪਿਆਲੀ, ਸੁਫ਼ਨੇ ਵਾਲੀ, ਅਜੇ ਨਾਂ ਅੱਖੀਆਂ ਪੀ'ਦੜੀਆਂ 


54 ਸਿਰਜਣਾ 


ਸਰਕੌਡਿਆਂ ਦੀਆਂ ਨੌਕਾਂ ਉਤੇ, ਆਈ ਨੀਂਦ ਤ੍ਰੈਾਂ ਨੂੰ 
ਸਾਡੀਆਂ ਅੱਖੀਆਂ ਚਿਣਗਾਂ ਭਖੀਆਂ, ਸੜ ਬਲ ਗਈਆਂ ਨੀ'ਦੜੀਆਂ 
ਅੱਜ ਅਧਰੈਣੀ ਜਦ ਕੋਈ ਪੰਛੀ, ਗੀਤ ਸੁਲਗਦਾ ਗਾਏਗਾ 
ਕੌਣ ਸੁਣੇਗਾ ਜੇ ਸੌ ਗਈਆਂ, ਅੱਖੀਆਂ ਕੁਲ ਜਮੀਦੜੀਆਂ 
ਜਿਉ" ਕਿਸਮਤ ਦੀ ਰੇਖ ਰੂਪਹਿਰੀ, ਅਜੇ ਵੀ ਰਸਤਾ ਜਾਗ ਰਿਹਾ 
ਮੈਂ ਸੌਂ ਜਾਵਾਂ ਮੈ ਝੋਂ“ ਜਾਵਾਂ, ਇਉ” ਨਾ ਯਾਰੀਆਂ ਥੀ'ਦੜੀਆਂ 
ਇਸ ਰਚਨਾ ਵਿਚ ਵਿਯੋਗ ਹੰਢਾ ਰਹੇ ਮਨੁਖ ਦੀ ਸਥਿਤੀ ਨੂੰ ਉਨੀ'ਦਰੀਆਂ 
ਅੱਖਾਂ, ਸਰਕੰਡਿਆਂ ਦੀਆਂ ਮਹੀਨ ਨੌਕਾਂ ਉਤੇ ਸੁੱਤੇ ਤ੍ਰੋਲ ਤੁਪਕਿਆਂ, ਸੁਲਗਦੇ ਗੀਤ 
ਗਉੱਦੇ ਉਡੀਕਵਾਨ ਪੰਛੀਆਂ ਅਤੇ ਮੁਸਾਫਰਾਂ ਦੀ ਉਡੀਕ ਵਿਚ ਜਾਗ ਰਹੇ ਰਸਤਿਆਂ 
ਦੇ ਵੱਖ ਵੱਖ ਦ੍ਰਿਸਟਾਂਤਾਂ ਰਾਹੀ" ਦ੍ਰਿਸ਼ਮਾਨ ਕੀਤਾ ਹੈ । ਥੀਮ ਵਜੋ' ਇਸ ਰਚਨਾ ਦੀ 
ਬਿਰਤੀ ਬਹੁਤ ਇਕਾਗਰ ਹੈ--ਇਹੋ ਪ੍ਰਮਾਣਿਕ ਪ੍ਰਗੀਤ ਦੀ ਨਿਸ਼ਾਨ ਹੈ । ਥੀਮ ਵਜੋ 
ਇਹ ਗੀਤ ਹਰਿਭਜਨ ਸਿੰਘ ਗੀਤ-ਕਾਵਿ ਦਾ ਪ੍ਰਤਿਨਿਧ ਗੀਤ ਹੈ । ਹਰਿਭਜਨ ਸਿੰਘ ਦੇ 
ਰਚਨਾ-ਸੰਸਾਰ ਵਿਚ ਵਿਯੋਗ ਮੂਲ-ਮਾਨਵੀ ਸਥਿਤੀ ਵਜੋਂ ਪੇਸ਼ ਹੈ । ਉਸਦੇ ਗੀਤਾਂ ਦੀ 
ਧੁਨ) ਕਰੁਣਾਤਮਕ ਹੈ । ਵਿਯੌਗੇ ਹੋਏ ਨਾਇਕ (ਮਨੁੱਖ) ਕੋਲ ਆਪਣੀ ਸਰਾਪੀ-ਰੋ'ਦ ਦੀ 
ਚੇਤਨਾ ਤੋਂ ਚਿੰਤਾ ਤਾਂ ਹੈ ਪਰ ਉਸਦੀ ਸੱਪ-ਵਲ੍ਹੇਟ 'ਚੋ' ਨਿਕਲਣ ਲਈ ਉਸ ਕੌਲ ਨਾ 
ਸਮੂਹਕ ਕਰਮ ਹੈ ਨਾ ਵਿਅਕਤੀਗਤ-ਸਮਰਥ' । ਅਜਿਹਾ ਕਰਮਹੀਣ ਮਨੁੱਖ ਕਰੁਣਾ 
ਜਾਚਕ ਹੀ ਹੋ ਸਕਦਾ ਹੈ ਤ੍ਰਾਸਦ-ਨ'ਇਕ ਨਹੀ” । ਉਸਨੈ ਵਿਯੋਗ ਨੂੰ ਆਪਣੇ ਜੀਵਨ ਦਾ 
ਸਹਿਜ ਅੰਗ ਮੰਨ ਲਿਆ ਹੈ--ਸੰਯੋਗ ਉਸ ਨੂੰ ਭਰਮ ਲਗਦਾ ਹੈ । ਸੋਯੌਗ ਅਵਸਥਾ ਉਸਨੂੰ 
“ਮੌਸਮੀ ਘੜੀ” ਲਗਦੀ ਹੈ । ਇਕੱਲੇ ਕਾਰੇ ਵਿਅਕਤੀ ਦੀ ਜਨਮ-ਜਲੀ ਹੋਂਦ, ਪਰਦੇਸਾਂ 
ਵਿਚ ਅਜਾਈ' ਬੀਤ ਰਹੀ ਆਉਧ ਦੀ ਚਿੰਤਾ, ਚਾਨਣ ਦੀ ਬਰਸਾਤ ਵਿਚ ਤਰਿਹਏ 
ਅੰਗਾਂ ਦਾ ਗ਼ਮ, ਉਮਰ ਦੇ ਸੱਖਣੇ ਕਾਸੇ, ਪਲ ਪਲ ਡੁਲ੍ਹਦੇ ਜੋਬਨ ਦਾ ਅਹਿਸਾਸ ਅਤੇ 
ਸੱਜਣ ਦੇ ਬੂਹੇ ਖੜੀ ਅਸਫ਼ਲ ਮੁਗਧਾ ਦੇ ਚਿਤਰ ਉਸਦੇ ਰਚਨਾ-ਸੰਸਾਰ ਵਿਚ ਵਾਰ ਵਾਰ 
ਵਰਤੇ ਗਏ ਹਨ । ਭਰ ਜੋਬਨ ਦਾ ਅਹਿਸਾਸ, ਪਿਆਰ ਦੀ ਅਪੂਰਤੀ ਦਾ ਪ੍ਰਸੈਗ ਅਤੇ 
ਦੁਖੀ ਜੋਬਨ-ਵੌਤ ਔਰਤ ਦਾ ਬਿੰਥ ਉਸਦੇ ਗੀਤ-ਕਾਵਿ ਦਾ ਪ੍ਰਧਾਨ ਬਿੰਬ ਹੈ ਜੋ ਪ੍ਰਤੀਕ 
ਰੂਪ ਵਿਚ ਵਿਛੁੰਨੇ ਹੋਏ ਨਾਇਕ ਦੀ ਵੇਦਨਾ ਨੂੰ ਸਾਕਾਰ ਕਰਦਾ ਹੈ : 
ਮੈਰੀ ਕਚੜੀ ਪਹਿਲ ਵਰੇਸ, ਸੰਗ ਤੇਰਾ ਚਾਹੇ 
ਮੇਰੇ ਸੁਚੜੇ ਸੁਚੜੇ ਅੰਗ, ਕੇਸ ਅਣਵਾਹੇ 
ਹਿੱਕ ਧੂਖੇ ਪਹਿਲੜੀ ਰੀਝ, ਵੇਸ ਮੇਰੇ ਸੂਹੇ 
ਵੇ ਤੂੰ ਇਕ ਵਾਰੀ ਤਕ ਲੈ ਕੌਣ, ਸਜਣ ਤੇਰੇ ਬੂਹੇ । 
ਸੰਯੋਗ-ਅਨੁਭਵ ਵਾਲੇ ਗੀਤਾਂ ਦੀ ਗਿਣਤੀ ਅਲਪ-ਮਾਤਰ ਹੈ । ਜੌ ਪ੍ਰਤੱਖ ਸੋਯੋਗ 
ਜਾਪਦਾ ਹੈ ਉਹ ਵੀ ਸੁਪਨ-ਹੋਦ ਵਰਗਾ ਹੈ ਜੋ ਸੰਯੋਗ ਨਹੀ' ਸਗੋ ਸੰਯੋਗ ਦਾ ਭਰਮ ਹੈ । 
ਸੱਜਣ ਸਲੋਨੜੇ' ਅਤੇ 'ਫੇਰ ਮਿਲਾਂਗੇ ਜਾਨ' ਆਦਿ ਗੀਤ ਸੰਯੋਗ ਦਾ ਭਰਮ-ਸਿਰਜਣ ਹਨ। 
ਇਹ ਮੇਲ ਭੁਲੇਖੇ ਵਰਗਾ ਹੈ । ਅਜਿਹੇ _ਮੋਲ ਸਮੇ ਕਵੀ ਚਾਨਣ ਛੱਡ ਨੈਰ੍ਹੇ ਵਲ ਨੂੰ ਹੋ 


ਸਿਰਜਣਾ 55 


ਤੋਲ-ਤਕਾਂਤ, ਲੈ ਅਤੇ ਪੰਗਤੀ-ਪ੍ਰਸੈਧ ਆਦਿ ਬਾਹਰਲੇ ਚਿਹਨਾਂ ਦੇ ਆਧਾਰ 'ਤੇ ਗੀਤ ਦਾ 
ਕਵਿਤਾ ਨਾਲੋਂ” ਨਿਖੋੜਾ ਨਹੀਂ ਹੋ ਸਕਦਾ । ਗੀਤ ਦੀ ਵਿਲੱਖਣ ਸੰਰਚਨਾ ਨੂੰ ਸਮਝਣ 
ਲਈ ਮਨੁਖੀ ਭਾਵ ਦੀ ਵਿਸ਼ੇਸ਼ ਪ੍ਰਕ੍ਰਿਤੀ ਨੂੰ ਸਮਝਣਾ ਪਏਗਾ । ਭਾਵ ਦੀ ਫਿਤਰਤ ਇਹ 
ਹੈ ਕਿ ਭਾਵੇ ਵਿਸ਼ੇਸ਼ ਸਥਿਤੀ ਨਾਲ ਸੰਬੰਧਿਤ ਹੋਵੇ ਜਾਂ ਵਿਸ਼ੇਸ਼ ਸਥਿਤੀ ਤੋਂ ਪ੍ਰੇਰਿਤ ਹੋਵੇ 
ਉਹ ਉਸ ਵਿਸ਼ੇਸ਼ ਸਥਿਤੀ ਤਕ ਸੀਮਿਤ ਨਹੀ” ਰਹਿੰਦਾ । ਸਗੋ ਉਹ ਬਹੁਤ ਸਾਰੇ ਸਥਿਤੀ 
ਪਾਸਾਰਾਂ ਨੂੰ ਆਪਣੀ ਵਲਗਣ ਵਿਚ ਲਿਆ ਵਲ੍ਹਦਾ ਹੈ । ਵਿਸ਼ੇਸ਼ ਸਥਿਤੀ ਤੋਂ ਪ੍ਰੇਰਿਤ ਹੋ ਕੇ 
ਭਾਵ ਜਦੋ ਮਨੋਭਾਵ ($0040000) ਦੇ ਇੰਨਾ ਨੋੜੇ ਹੋ ਜਾਂਦਾ ਹੈ ਕਿ ਵਿਅਕਤੀ ਲਈ 
ਬਾਹਰਲੇ ਸੰਸਾਰ ਦੀ ਝਾਕੀ ਛਿਣ ਭਰ ਲਈ ਅੱਖੋਂ ਉਹਲੇ ਹੋ ਜਾਂਦੀ ਹੈ । ਇਸ ਛਿਣ- 
ਸੀਮਿਤ ਅਨੁਭਵ ਨੂੰ ਹੀ ਗੀਤ ਵਿਚ ਪ੍ਰਗਟਾਅ ਮਿਲਦਾ ਹੈ । ਪਾਲਗਰੇਵ ਇਸ ਨੂੰ ਭਾਵ 
ਦੇ ਮਾਧਿਅਮ ਰਾਹੀ” ਇਕਹਿਰੀ ਮਨੋ-ਸਥਿਤੀ ਦਾ ਪ੍ਰਗਟਾਅ ਕਹਿੰਦਾ ਹੈ । ਗੀਤ-ਵਸਤ੍ੂ 
ਬਾਰੇ ਆਮ ਧਾਰਨਾ ਇਹ ਹੈ ਕਿ ਇਹ ਇਕਹਿਰੀ-ਮਨੌਦਸ਼ਾ ਜਾਂ ਇਕਹਿਰੇ ਮਨੋਭਾਵ ਰਾਹੀ” 
ਵਿਅਕਤੀ ਦੇ ਅੰਤਰ-ਮਨ ਨੂੰ ਉਜਾਗਰ ਕਰਦਾ ਹੈ । ਨਾਰਥੋ ਫਰਾਈ ਦੀ ਭਾਸ਼ਾ-ਸ਼ੈਲੀ 
ਵਿਚ ਇਸਨੂੰ "ਬਿੰਬ ਤੇ ਧੁਨੀ ਦਾ ਆਂਤਰਿਕ ਅਨੁਕਰਣ' ਕਿਹਾ ਜਾ ਸਕਦਾ ਹੈ । ਤੀਬਰ 
ਮਨੋਦਸ਼ਾ (16856-90966) ਅਤੇ ਸਥਿਰ ਮਨੌਬਿਰਤੀ (5੬॥0100) ਦੋਹੇ” ਹੀ ਗੀਤ 
ਦਾ ਵਿਸ਼ਾ ਬਣ ਸਕਦੇ ਹਨ ਪਰ ਗੀਤ-ਵਸਤ੍ਰ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ 
ਮਨੋਦਸ਼ਾ ਜਾਂ ਮਨੋਬਿਰਤੀ ਦਾ ਤਨਾਉ ਵੀ ਇਕਹਿਰੀ ਸਥਿਤੀ ਰਾਹੀ" ਹੀ ਪੇਸ਼ ਹੁੰਦਾ 
ਹੈ ।ਸੀ. ਡੀ. ਲੀਵਸ ਭਾਵ ਦੇ ਇਕਾਂਗੀ ਚਰਿਤਰ ਨੂੰ ਹੀ ਗੀਤ ਦਾ ਪ੍ਰਮਾਣਿਕ ਲੱਛਣ 
ਮੰਨਦਾ ਹੈ । 

ਜਦੋਂ ਮਨੁਖੀ ਭਾਵ ਗੀਤ-ਵਸਤ੍ਰ ਬਣਦਾ ਹੈ ਤਾਂ ਉਸਦੀ ਪ੍ਰਕ੍ਰਿਤੀ ਕੁਝ ਬਦਲੀ 
ਹੋਈ ਹੁੰਦੀ ਹੈ। ਗੀਤ _ਭਾਵ ਗਤੀ ਵਿਚ ਨਹੀ, ਸਥਿਤੀ ਵਿਚ ਪੇਸ਼ ਹੁੰਦਾ ਹੈ । 
ਇਕਹਿਰੀ ਮਨੌਦਸ਼ਾ ਜਾਂ ਮਨੋਬਿਰਤੀ ਤੋਂ' ਪ੍ਰੇਰਿਤ ਹੋਕੇ ਭਾਵ ਜਦੋ" ਅਨੇਕ ਸਥਿਤੀ 
ਪਾਸਾਰਾਂ ਨਾਲ ਸੰਬੋਧਿਤ ਹੋ ਜਾਂਦਾ ਹੈ, ਤਾਂ ਉਹ ਪਾਸਾਰ ਦਿ੍‌ਸ਼ਟਾਂਤ ਰੂਪ ਵਿਚ ਸਾਹਮਣੇ 
ਆਉਦੇ ਹਨ। ਗੀਤ ਵਿਚ ਦ੍ਰਿਸ਼ਟਾਂਤਾਂ ਦੀ ਸਿਰਜਨਾ ਭਾਵਾਤਮਕ-ਫੈਲਾਅ ਦੇ ਪ੍ਰਤੱਖਣ 
ਲਈ ਹੁੰਦੀ ਹੈ । ਹਰ ਦ੍ਰਿਸ਼ਟਾਂਤ ਗੀਤ ਦੇ ਕੈ'ਦਰੀ ਭਾਵ ਨੂੰ ਹੀ ਦਿੜ ਕਰਦਾ ਹੈ । ਗੀਤ 
ਦੇ ਵੱਖਰੇ ਵੱਖਰੇ ਅੰਤਰਿਆਂ ਵਿਚ ਦ੍ਰਿਸ਼-ਭੇਦ ਤਾਂ ਹੋ ਸਕਦਾ ਹੈ ਪਰ ਅਰਥ-ਭੇਦ ਨਹੀ“ 
ਹੁੰਦਾ । ਗੀਤ ਦੀਆਂ ਅਸਥਾਈ ਵਾਲੀਆਂ ਪੰਗਤੀਆਂ ਵਿਚ ਥੀਮ ਕਥਨ ਰੂਪ ਵਿਚ ਉਚਾਰ 
ਦਿੱਤਾ ਜਾਂਦਾ ਹੈ ਅਤੇ ਅੰਤਰਿਆਂ ਵਿਚ (ਜਿਹੜੇ ਵੱਖਰੇ ਵੱਖਰੇ ਦ੍ਿਸ਼ਟਾਂਤਾਂ ਵਜੋ ਸਾਹਮਣੇ 
ਆਉ'ਦੇ ਹਨ) ਉਸੇ ਕੇ'ਦਰੀ ਥੀਮ ਨੂੰ ਰਮਜ਼-ਰੂਪ ਵਿਚ ਖੇਡ ਕੇ ਦੱਸਿਆ ਜਾਂਦਾ ਹੈ । 
ਸਥਿਤੀ ਤੋਂ ਸਥਿਤੀ-ਪਾਸਾਰ ਅਤੇ ਭਾਵ ਤੋਂ' ਦ੍ਰਿਸ਼ਟਾਂਤ ਵਲ ਰੁਚਿਤ ਹੋਣ ਵਿਚ ਹੀ ਗੀਤ- 
ਵਸਤੂ ਦੀ ਗਤੀ ਹੁੰਦੀ ਹੈ । ਗੀਤ ਵਿਚ ਅਸਥਾਈ ਤੇ ਅੰਤਰੇ ਦਾ ਸੈਬੈਧ ਥੀਮ ਅਤੇ ਰੀਮ 
ਵਾਂਗ ਅਨਿਖੜ ਹੁੰਦਾ ਹੈ । ਉਦਾਹਰਣਾਂ ਲਈ ਇਕ ਗੀਤ ਪੇਸ਼ ਹੈ : 

ਸੇਜ ਸੁਖਾਲੀ, ਜਿੰਦ ਹੈਗਾਲੀ, ਅੱਖੀਆਂ ਉਮਰ-ਉਨੀ'ਦੜੀਆਂ 

ਸ਼ਹਿਦ-ਪਿਆਲੀ, ਸੁਫ਼ਨੇ ਵਾਲੀ, ਅਜੇ ਨਾ ਅੱਖੀਆਂ ਪੀਦੜੀਆਂ 


54 ਸਿਰਜਣਾਂ 


ਸਰਕੌਡਿਆਂ ਦੀਆਂ ਨੌਕਾਂ ਉਤੇ, ਆਈ ਨੀਦ ਤੇਲਾਂ ਨੂੰ 

ਸਾਡੀਆਂ ਅੱਖੀਆਂ ਚਿਣਗਾਂ ਭਖੀਅਂ, ਸੜ ਬਲ ਗਈਆਂ ਨੀਦੜੀਆਂ 

ਅੱਜ ਅਧਰੈਣੀ ਜਦ ਕੋਈ ਪੰਛੀ, ਗੀਤ ਸੁਲਗਦਾ ਗਾਏਗਾ 

ਕੌਣ ਸੁਣੇਗਾ ਜੇ ਸੌ" ਗਈਆਂ, ਅੱਖੀਆਂ ਕੁਲ ਜਮੀ'ਦੜੀਆਂ 

ਜਿਉ" ਕਿਸਮਤ ਦੀ ਰੇਖ ਰੁਪਹਿਰੀ, ਅਜੇ ਵੀ ਰਸਤਾ ਜਾਗ ਰਿਹਾ 

ਮੈਂ ਸੌਂ ਜਾਵਾਂ ਮੈ" ਝੇਂ ਜਾਵਾਂ, ਇਉ" ਨਾ ਯਾਰੀਆਂ ਥੀ'ਦੜੀਆਂ 

ਇਸ ਰਚਨਾ ਵਿਚ ਵਿਯੋਗ ਹੰਢਾ ਰਹੇ ਮਨੁਖ ਦੀ ਸਥਿਤੀ ਨੂੰ ਉਨੀ'ਦਰੀਆਂ 
ਅੱਖਾਂ, ਸਰਕੋਡਿਆਂ ਦੀਆਂ ਮਹੀਨ ਨੌਕਾਂ ਉਤੇ ਸੁੱਤੇ ਤ੍ਰੇਲ ਤੁਪਕਿਆਂ, ਸੁਲਗਦੇ ਗੀਤ 
ਗ'ਉੱਦੇ ਉਡੀਕਵਾਨ ਪੰਛੀਆਂ ਅਤੇ ਮੁਸਾਫਰਾਂ ਦੀ ਉਡੀਕ ਵਿਚ ਜਾਗ ਰਹੇ ਰਸਤਿਆਂ 
ਦੇ ਵੱਖ ਵੱਖ ਦ੍ਰਿਸ਼ਟਾਂਤਾਂ ਰਾਹੀ" ਦ੍ਰਿਸ਼ਮਾਨ ਕੀਤਾ ਹੈ । ਥੀਮ ਵਜੋ' ਇਸ ਰਚਨਾ ਦੀ 
ਬਿਰਤੀ ਬਹੁਤ ਇਕਾਗਰ ਹੈ--ਇਹੋ ਪ੍ਰਮਾਣਿਕ ਪ੍ਰਗੀਤ ਦੀ ਨਿਸ਼ਾਨੀ ਹੈ । ਥੀਮ ਵਜੋ 
ਇਹ ਗੀਤ ਹਰਿਭਜਨ ਸਿੰਘ ਗੀਤ-ਕਾਵਿ ਦਾ ਪ੍ਰਤਿਨਿਧ ਗੀਤ ਹੈ । ਹਰਿਭਜਨ ਸਿੰਘ ਦੇ 
ਰਚਨਾ-ਸੰਸਾਰ ਵਿਚ ਵਿਯੋਗ ਮੂਲ-ਮਾਨਵੀ ਸਥਿਤੀ ਵਜੋਂ ਪੇਸ਼ ਹੈ । ਉਸਦੇ ਗੀਤਾਂ ਦੀ 
ਧੁਨ) ਕਰੁਣਾਤਮਕ ਹੈ । ਵਿਯੋਗੇ ਹੋਏ ਨਾਇਕ (ਮਨੁੱਖ) ਕੋਲ ਆਪਣੀ ਸਰਾਪੀ-ਰੋਦ ਦੀ 
ਚੇਤਨਾ ਤੇ ਚਿੰਤਾ ਤਾਂ ਹੈ ਪਰ ਉਸਦੀ ਸੱਪ-ਵਲ੍ੇਟ 'ਚੋ' ਨਿਕਲਣ ਲਈ ਉਸ ਕੋਲ ਨਾ 
ਸਮੂਹਕ ਕਰਮ ਹੈ ਨਾ ਵਿਅਕਤੀਗਤ-ਸਮਰਥਾ । ਅਜਿਹਾ ਕਰਮਹੀਣ ਮਨੁੱਖ ਕਰੁਣਾ 
ਜਾਚਕ ਹੀ ਹੋ ਸਕਦਾ ਹੈ ਤ੍ਰਾਸਦ-ਨ'ਇਕ ਨਹੀ” । ਉਸਨੇ ਵਿਯੋਗ ਨੂੰ ਆਪਣੇ ਜੀਵਨ ਦਾ 
ਸਹਿਜ ਅੰਗ ਮੰਨ ਲਿਆ ਹੈ--ਸੋਯੋਗ ਉਸ ਨੂੰ ਭਰਮ ਲਗਦਾ ਹੈ । ਸੋਯੌਗ ਅਵਸਥਾ ਉਸਨੂੰ 
“ਜੌਸਮੀ ਘੜੀ” ਲਗਦੀ ਹੈ । ਇਕੱਲੇ ਕਾਰੋ ਵਿਅਕਤੀ ਦੀ ਜਨਮ-ਜਲੀ ਹੋ'ਦ, ਪਰਦੇਸਾਂ 
ਵਿਚ ਅਜਾਈ” ਬੀਤ ਰਹੀ ਆਉਧ ਦੀ ਚਿੰਤਾ, ਚਾਨਣ ਦੀ ਬਰਸਾਤ ਵਿਚ ਤਰਿਹਾਏ 
ਅੰਗਾਂ ਦਾ ਗ਼ਮ, ਉਮਰ ਦੇ ਸੱਖਣੇ ਕਾਸੇ, ਪਲ ਪਲ ਡੁਲ੍ਹਦੇ ਜੋਬਨ ਦਾ ਅਹਿਸਾਸ ਅਤੇ 
ਸੱਜਣ ਦੇ ਬੂਹੇ ਖੜੀ ਅਸਫ਼ਲ ਮੁਗਧਾ ਦੇ ਚਿਤਰ ਉਸਦੇ ਰਚਨਾ-ਸੰਸਾਰ ਵਿਚ ਵਾਰ ਵਾਰ 
ਵਰਤੇ ਗਏ ਹਨ । ਭਰ ਜੋਬਨ ਦਾ ਅਹਿਸਾਸ, ਪਿਆਰ ਦੀ ਅਪੂਰਤੀ ਦਾ ਪ੍ਰਸੰਗ ਅਤੇ 
ਦੁਖੀ ਜੋਬਨ-ਵੰਤ ਔਰਤ ਦਾ ਬਿੰਥ ਉਸਦੇ ਗੀਤ-ਕਾਵਿ ਦਾ ਪ੍ਰਧਾਨ ਬਿੰਥ ਹੈ ਜੋ ਪ੍ਰਤੀਕ 
ਰੂਪ ਵਿਚ ਵਿਛੁੰਨੇ ਹੋਏ ਨਾਇਕ ਦੀ ਵੇਦਨਾ ਨੂੰ ਸਾਕਾਰ ਕਰਦਾ ਹੈ : 

ਮੈਰੀ ਕਚੜੀ ਪਹਿਲ ਵਰੇਸ, ਸੰਗ ਤੇਰਾ ਚਾਹੇ 

ਮੇਰੇ ਸੁਚੜੇ ਸੁਚੜੇ ਅੰਗ, ਕੇਸ ਅਣਵਾਹੇ 

ਹਿੱਕ ਧੂਖੇ ਪਹਿਲੜੀ ਰੀਝ, ਵੇਸ ਮੇਰੇ ਮੂਹੇ 

ਵੇ ਤਰੰ ਇਕ ਵਾਰੀ ਤਕ ਲੈ ਕੌਣ, ਸਜਣ ਤੇਰੇ ਬੂਹੇ । 

ਸੰਯੋਗ-ਅਨੁਭਵ ਵਾਲੇ ਗੀਤਾਂ ਦੀ ਗਿਣਤੀ ਅਲਪ-ਮਾਤਰ ਹੈ । ਜੌ ਪ੍ਰਤੱਖ ਸੋਯੋਗ 
ਜਾਪਦਾ ਹੈ ਉਹ ਵੀ ਸੁਪਨ-ਹੋਦ ਵਰਗਾ ਹੈ ਜੋ ਸੰਯੋਗ ਨਹੀ' ਸਗੋ ਸੈਯੋਗ ਦਾ ਭਰਮ ਹੈ । 
“ਸੱਜਣ ਸਲੋਨੜੇ' ਅਤੇ 'ਫੇਰ ਮਿਲਾਂਗੇ ਜਾਨ' ਆਦਿ ਗੀਤ ਸੰਯੋਗ ਦਾ ਭਰਮ-ਸਿਰਜਣ ਹਨ । 
ਇਹ ਮੋਲ ਭੁਲੇਖੇ ਵਰਗਾ ਹੈ । ਅਜਿਹੇ ਮੇਲ ਸਮੇ ਕਵੀ ਚਾਨਣ ਛੱਡ ਨੇਰ੍ਹੇ ਵਲ ਨੂੰ ਹੋ 


ਸਿਰਜਣਾ 55 


ਤੁਰਦਾ ਹੈ ਜਿਵੇ” : 
ਨੇਰ੍ਹਿਆਂ 'ਚ ਮੀਤ ਮਿਲਿਆ, ਵੈਰੀ ਨੇਰ੍ਹਿਆਂ 'ਚ ਗਿਆ ਨੀ ਗਵ ਚ । 

ਸੈਯੋਗ ਸਥਿਤੀ ਵਾਲੇ ਗੀਤਾਂ ਵਿਚ ਨੇਰ੍ਹ/ਚਾਨਣ ਦਾ ਪਰਸਪਰ ਤਨਾਉ ਅਤੇ 
ਸਮੂਰਤ ਅਨੁਭਵ ਦੇ ਅਮੂਰਤੀਕਰਣ ਦੀ ਕਾਵਿਕ-ਜੁਗਤ ਵਧੇਰੇ ਧਿਆਨ ਯੋਗ ਹੈ 
(ਅਨੁਭਵ ਦਾ ਅਮੂਰਤ-ਚਿਤਰ ਹਰਭਜਨ ਸਿੰਘ-ਕਾਵਿ ਦਾ ਹੀ ਖ਼ੂਲ-ਸੈਸਕ'ਰ ਹੈ) 
ਅਨੁਭਵ ਦੇ ਅਮੂਰਤੀਕਰਨ ਕਰਕੇ ਹੀ ਉਹ ਨਾਇਕ/ਨਾਇਕਾ' ਨੂੰ ਨਿਰਹੋ'ਦ, ਨਿਰਸਰੀਰੀ 
ਵਸਤਾਂ ਵਾਂਗ ਮਿਲਦੇ ਦਿਖਾਉ'ਦਾ ਹੈ । ਉਸਦੇ ਗੀਤਾਂ ਵਿਚ ਮਾਨਵ ਅਤੇ ਪ੍ਰਾਕਿਰਤਕ 
ਮੰਡਲ ਦੀਆਂ ਵਸਤਾਂ ਅਛੋਪਲੇ ਹੀ ਇਕ ਦੂਜੇ ਵਿਚ ਵਟ ਜਾਂਦੀਆਂ ਹਨ । ਮਾਨਵ ਦਾਂ 
ਪ੍ਰਕਿਰਤੀਕਰਣ ਅਤੇ ਪ੍ਰਕਿਰਤੀ ਦਾ ਮਾਨਵੀਕਰਣ ਕਰਦੇ ਸਮੇ' ਉਹ ਅਮੂਰਤ ਭਸ਼ਾਈ 
ਚਿੰਨ੍ਹਾਂ ਅਤੇ ਸੂਖਮ ਪ੍ਰਤੀਕ ਰਚਨਾ ਵਿਚ ਰੁਝ ਜਾਂਦਾ ਹੈ। ਇਸ ਸੁਹਜ-ਭਾਵਨਾ ਦਾ ਸਿੱਟਾ ਹੀ 
ਹੈ ਕਿ ਉਸਦੇ ਗੀਤਾਂ ਦਾ ਵਾਤਾਵਰਣ ਵਧੇਰੇ ਸਹੁਲ ਅਤੇ ਜਟਿਲ ਹੋ ਜਾਂਦਾ ਹੈ, ਅਨੁਭਵ 
ਦੀ ਨੋਸਤਾ ਅਤੇ ਇੰਦਰਿਆਵੀ ਬੋਧ ਲਗਭਗ ਖਤਮ ਹੋ ਜਾਂਦੇ ਹਨ । ਅਜਿਹੀ ਸਥਿਤੀ 
ਵਿਚ ਬਹੁਤੇ ਬਿੰਬ ਨਿਰੇ ਨਿਰਪੇਖ ਚਿੰਨ੍ਹ ਹੀ ਬਣ ਜਾਂਦੇ ਹਨ : 

ਸੇਜ ਸੱਜਣ ਦੀ ਜਿੰਦ ਵਿਛਾਈ, ਦੀਵੇ ਕੁਲ ਬੂਝਾਕੇ 

ਮਹਿਕ ਜਿਹੀ ਸਾਹਾਂ ਤੋ ਸਹਿਜੇ, ਪਾਈ ਬ'ਤ ਲਿਜਾ ਕੇ 

ਸਾਹਾਂ ਗਲ ਸਾਹ ਮਿਲਦੇ ਰਹਿ ਗਏ, ਕਿਰਨਾਂ ਪਾਟਕ ਪਾਏ 

ਨੀ ਸਈਓ, ਸੂਰਜ ਕੌਣ ਬੁਝਾਏ । # 

ਹਰਿਭਜਨ ਸਿੰਘ -ਗੀਤ-ਕਾਵਿ ਦੀ ਸੋਵੇਦਨਾ ਰੁਮਾਂਟਿਕ ਹੈ। ਉਹ ਵਿਯੋਗ ਦੇ 
ਇਤਿਹਾਸਕ ਕਾਰਨਾਂ ਵਲ ਰੁਚਿਤ ਨਹੀਂ ਹੁੰਦਾ । ਮਨੁਖੀ ਹੱਦ ਹੀ ਉਸਨੂੰ ਸਰਾਪੀ ਲਗਦੀ 
ਹੈ । ਜਨਮ ਧਾਰਨਾ ਹੀ ਮਨੁਖ ਦੇ ਵਿਯੋਗ ਦਾ ਕਾਰਨ ਹੈ । ਉਸਦੀ ਦਿਸ਼ਟੀ ਵਿਚ ਮਨੁਖੀ- 
ਹੋਂਦ ਸੁਪਨ-ਹੋਦ ਤੋ ਵਧ ਨਹੀ । ਆਪਣੇ ਅਸਤਿਤਵ ਦੀ ਚੇਤਨਾ ਹੀ ਅਸਤਿਤਵੀ 
ਸੈਤਾਪ ਅਤੇ ਵਿਯੋਗ ਦਾ.ਮੂਲ ਹੈ । ਇਹ ਗੀਤ ਵਸਤ੍ਹ-ਜਗਤ ਪ੍ਰਤੀ ਉਸਦੀ ਮਿੱਥਕ- 
ਚੇਤਨਾ ਨੂੰ ਹੀ ਦ੍ਰਿੜ ਕਰਦਾ ਹੈ : 

ਮਰੀਆਂ ਮਰੀਆਂ ਛਾਵਾਂ 

ਕਿਸ ਸ਼ੋਹਦੀ ਨੂੰ ਵਾਜਾਂ ਮਾਰਾਂ, ਕਿਸ ਨੂੰ ਝ੍ਰਣ ਜਗਾਵਾਂ 

ਗੋਸ਼ੇ ਬਹਿ ਕੇ ਕਰਨ ਸਲਾਹਾਂ, ਛਾਵਾਂ ਤੇ ਪਰਛਾਵਾਂ 

ਸਾਨੂੰ ਛੱਡ ਕੇ ਕਿਧਰ ਗਈਆਂ, ਸਾਡੀਆਂ ਐੱਤਰ ਮਾਵਾਂ 

ਬਿਨ ਜੈਮਿਆਂ ਅਸੀ' ਮੋਏ, ਸਾਡਾ ਕੋਈ ਨਾਂ ਸਿਰਨਾਵਾਂ । 

ਵਿਅਕਤੀ ਦਾ ਆਪਣੀ ਸਿਰਜਣਾਤਮਕ ਸ਼ਕਤੀ ਤੌ” ਬਾਂਝੇ ਹੋ ਜਾਣ ਦਾ ਅਮਲ 
ਅਸਲ ਵਿਚ ਉਸਦੇ ਮਾਨਵੀ ਆਪੇ ਤੋ" ਅਲੱਗ ਹੋ ਜਾਣ ਦਾ ਅਮਲ ਹੈ । ਪੂੰਜੀਵਾਦੀ 
ਸਮਾਜ ਵਿਚ ਪੈਸਾ ਜਦੋਂ ਮੰਤਵ ਬਣ ਜਾਂਦਾ ਹੈ ਤਾਂ ਮਨੁੱਖ ਦੋ ਮਾਨਵੀ ਸੁਭਾਅ ਵਿਚ 
ਵਿਗਾੜ ਪੈਦਾ ਕਰਦਾ ਹੈ, ਉਸਦੇ ਵਿਯੋਗ ਵਿਚ ਵਾਧਾ ਕਰਦਾ ਹੈ। ਵਸਤਪਾਲ ਸਮਾਜ 
ਦੀਆਂ ਧੈਸਾ-ਕੀਮਤਾਂ ਹੀ ਮਨੁਖ ਦੇ ਬਾਂਝਪੁਣੇ ਦੀ ਸਮੱਸਿਆ ਦਾ ਮੂਲ ਹਨ । ਆਪਣੀ 


56 ਸਿਰਜਣਾ 


ਕਰਤਾਰੀ ਸਮਰਥਾ ਤੋ ਬਾਂਝੇ ਹੋਏ ਮਨੁੱਖ ਨੂੰ ਮੂਲ ਮਾਨਵੀ ਪ੍ਰਕਿਰਤੀ ਹੀ ਭਰਮ ਲਗਦੀ 
ਹੈ । ਅਜਿਹੀ ਅਵਸਥਾ ਵਿਚ ਸੰਯੋਗ- ਬਿੰਬਾਂ ਦ] ਸਿਰਜਣਾ ਸੈਭਵ ਹੀ ਨਹੀਂ” ਰਹਿੰਦੀ । 

ਉਦਰੇਵਾਂ ਅਤੇ ਉਪਰਾਮਤਾ ਅਸਤਿਤਵੀ ਸੰਤਾਪ ਦੇ ਹੀ ਰੂਪ ਹਨ । ਉਦਰੇਵੇ' 
ਰਾਹੀ" ਜਨਮ-ਜਾਤ ਮਹਿਰੂਮੀਅਤ ਨੂੰ ਪ੍ਗਫਾਅ ਮਿਲਿਆ ਹੈ । ਉਪਰ'ਮਤਾ ਕਿਤੇ ਕਲੇਸ਼ 
ਦਾ ਰੂਪ ਧਾਰਦੀ ਹੈ ਅਤੇ ਕਿਤੇ ਨਿਰਾਸ਼ਾ ਦਾ । ਕਲੋਸ਼ਮਈ ਸਥਿਤੀ ਉਨ੍ਹਾਂ ਗੀਤਾਂ ਵਿਚ ਹੈ 
ਜਿਥੇ ਨਾਇਕ ਆਪਣੀ ਸਥਿਤੀ ਉਪਰ ਖਿਝਦਾ ਹੈ, ਉਸਨੂੰ ਮੁਢੋਂ` ਹੀ ਬਦਲਣਾ ਲੋਚਦਾ 
ਹੈ । ਨਿਰਾਸ਼ਾ ਦੀ ਸੁਰ ਉਥੇ ਹੈ ਜਿਥੇ ਨਾਇਕ ਵਿਸ਼ਾਦ ਸਥਿਤੀ ਅੱਗੇ ਬੇਵਸ ਹੈ । ਦੋਨਾਂ 
ਹੀ ਸਥਿਤੀਆਂ ਵਿਚ ਉਸਦੀ ਸੁਰ ਧੀਮੀ ਰਹਿੰਦੀ ਹੈ, ਵਿਦਰੋਹ ਦਾ ਰੂਪ ਨਹੀ” ਧਾਰਦੀ । 
ਇਹ ਵਿਧੀ ਆਤਮ-ਸਾਖਿਆਤ ਦੀ ਹੈ, ਇਸਨੂੰ ਸਵੈ-ਸੰਵਾਦ ਹੀ ਕਹਿਣਾ ਬਣਦਾ ਹੈ । 
ਸਵੈ-ਸੰਵਾਦ ਭਾਸ਼ਾ ਦੀ ਪ੍ਰਸ਼ਨ-ਵਾਚੀ ਧੁਨੀ ਨੂੰ ਜਨਮ ਦਿੰਦਾ ਹੈ : 

ਕਿਥੇ ਸੈ' ਤੂ ਜਿੰਦ ਮੇਰੀਏ, ਜਦੋ ਨਿਉ ਨਿਉ' 8੫ ਜੀ ਆਏ 

ਉਦੋ" ਕਿਉ" ਨਾ ਘੁੱਟ ਭਰਿਆ, ਤੇਰੀ ਲੂੰ ਲੂ ਰੋਝ ਤਿਹ'ਈ । 

ਅਪਰਾਧ ਭਾਵਨਾ ਦੇ ਅਜਿਹੇ ਕਰੁਣਾਮਈ ਪ੍ਰਗਟਾਅ ਨੂੰ ਵਰਜਿਤ ਮਨੁਖ ਦਾ 
ਰੁਦਨ ਹੀ ਕਹਿਣਾ ਬਣਦਾ ਹੈ । ਵਰਜਨਾ=ਬਿਰਤੀ ਆਪਣੇ ਆਪ 'ਚ ਸਹਿਮੀ ਮਾਨਸਿਕਤਾ 
ਦਾ ਹੀ ਪ੍ਰਗਟਾਅ ਹੈ । ਇਸ ਵਰਜਨਾ-ਬਿਰਤੀ ਨੇ ਗੀਤ ਦੇ ਰੂਪ-ਵਿਧਾਨ ਨੂੰ ਵੀ 
ਪ੍ਰਭਾਵਿਤ ਕੀਤਾ ਹੈ । ਵਰਜਿਤ-ਮਨੁ ਨਾ ਤਾਂ ਸਮੂਹ ਨਾਲ ਸੈਵਾਦ ਰਚਾ ਸਕਦਾ ਹੈ ਅਤੇ 
ਨਾ ਹੀ ਆਪਣੀ ਕਰੋਧ ਭਾਵਨਾ ਦਾ ਨਿਸੰਗ ਪ੍ਰਦਰਸ਼ਨ ਕਰ ਸਕਦਾ ਹੈ । ਇਹੋ ਕਾਰਨ 
ਹੈ ਕਿ ਹਰਿਭਜਨ ਸਿੰਘ-- ਗੀਤ-ਕਾਵਿ ਨਾ ਸੈਵਾਦ ਧਰਮੀ ਹੈ ਅਤੇ ਨਾ ਹੀ ਵਿਦਰੋਹੀ ਸਵਰ 
ਉਚਾਰਣ ਵਾਲਾ । ਉਸਦੇ ਗੀਤਾਂ ਦਾ ਨਾਇਕ ਸ਼ਿਕਵਾ ਤਾਂ ਕਰਦਾ ਹੈ ਪਰ ਸਿੱਧੇ ਸੰਬੰਧ 
ਦੀ ਥਾਂ ਉਹ ਵਿਅੰਗ ਦੀ ਸ਼ਰਨ ਲੈ'ਦਾ ਹੈ । ਵਿਅੰਗ ਹਰਿਭਜਨ ਸਿੰਘ ਦੀ ਸ਼ੈਲੀ ਦੀ 
ਗੌਰਵਸ਼ੀਲ ਪ੍ਰਾਪਤੀ ਹੈ। ਉੱਜ ਵੀ ਗੀਤ ਪ੍ਰਤੱਖ ਸੰਬੋਧਨ ਦੀ ਭਾਸ਼ਕ-ਰੂੜ੍ਹ) ਤੋ ਮੁਕਤ 
ਹੁੰਦਾ ਹੈ । ਨਾਰਥੋ ਫਰਾਈ - ਲਿਖਦਾ ਹੈ ਕਿ ਗੀਤ ਰਚਤਾ ਵਿਅੰਗ ਲੇਖਕ ਵਾਂਗ ਪਰੋਖ 
ਸੈਬੋਧਨ ਦੀ ਵਿਧੀ ਤੋ ਕੰਮ ਲੈਦਾ ਹੈ । ਪਰੋਖ-ਸੰਬੋਧਨ (੦੮2? 8੬82) ਗੀਤ ਰਚਨਾ 
ਦਾ ਮੂਲ ਸੰਜਕਾਰ ਹੈ । ਹਰਿਭਜਨ ਸਿੰਘ ਦਾ ਵਿਅੰਗ ਵਧੋਰੇ ਸੂਖਮ ਤੇ ਤੀਖਣ ਹੁੰਦਾ 
ਹੈ । ਉਸ ਵਿਚ ਉਸਦੀ ਸ਼ਖਸੀਅਤ ਵਾਲੀ ਨਿਰਮਾਣਤਾ ਅਤੇ ਸ਼ੋਖੀ ਸਹਿਜੇ ਹੀ ਪਛਾਣੇ 
ਜਾ ਸਕਦੇ ਹਨ । ਐਮਰਖ਼ੌਸੀ ਦੁਰਾਨ ਆਪਣੇ 'ਹਮਦਰਦਾਂ” ਦੇ ਕਿਰਦਾਰ ਨੂੰ ਪਛਾਣਦਾ 
ਹੋਇਆ ਉਹ ਕਿੰਤੂ ਕਰਦਾ ਹੈ । ਵਿਅੰਗ ਆਲੌਚਨਾਤਮਕ ਹਥਿਆਰ ਵਾਂਗ ਉਸਦੇ ਰਚਨਾ= 
ਸੈਸਾਰ ਵਿਚ ਕਾਰੇ ਲਗਾ ਹੈ : 

ਤੂੰ ਮੇਰੇ ਤੇ ਮੈ' ਤੇਰੇ ਤੇ ਬੈਠ ਗਏ ਜਦ ਪਹਿਰੇ 

ਕੌਣ ਕਿਸੇ ਤੋ ਰਸਤਾ ਪੁਛੇ, ਕਿਹੜਾ ਰਾਹ ਵਿਖਾਲੇ । 

ਉਸਦੇ ਗੀਤ-ਕਾਵਿ ਦਾ ਨਾਇਕ ਸਥਿਤੀ ਨਾਲ ਸਮਝੌਤੇ ਦੇ ਆਹਰ ਵਿਚ ਹੈ ਪਰ 
ਨਾਇਕ/ਵਾਤਾਵਰਣ ਵਿਰੋਧ ਜਿਥੇ ਕਿਤੇ ਵੀ ਆਉਂਦਾ ਹੈ ਬੜਾ ਪ੍ਰਚੰਡ ਹੈ । ਆਮ ਗੀਤਾਂ 
ਵਿਚ ਪਿਆਰ ਵਿਰੋਧ) ਵਾਤਾਵਰਣ ਦੇ ਖਿਲਾਫ਼ ਹਲਕਾ ਜਿਹਾ ਗਿਲਾ ਹੈ ਪਰ ਜਿਥੇ ਮੋਲ 


ਸਿਰਜਣਾ 57 


ਦੀ ਹਲਕੀ ਜਿਹੀ ਕਿਰਨ ਵੀ ਦਿਖਾਤੀ ਦਿੰਦੀ ਹੈ ਉਥੇ ਨਾਇਕ/ਵਾਤਾਵਰਣ ਵਿਰੋਂਧ 
ਬੜਾ ਉਭਰਵਾਂ ਹੈ । ਇਨ੍ਹਾਂ ਗੀਤਾਂ ਵਿਚ ਚਾਨਣ ਕੱਜੇ ਆਲੇ ਦੁਆਲੇ ਨੂੰ ਹਨ੍ਹੇਰੇ ਵਿਚ 
ਬਦਲਣ ਦੀ ਤਤਪਰਤਾ ਹੈ । ਸਾਡੀ ਜੀਵਨ-ਵਿਧੀ ਦਾ ਦੁਖਾਂਤ ਹੀ ਇਹੋ ਹੈ ਕਿ 
“ਪਿਆਰ ਦਾ ਚੰਭਾ ਹਨੇਰੇ ਵਿਚ ਹੀ ਖਿੜਦਾ' ਹੈ", ਇਸਦੀ ਮਹਿਕ ਨੂੰ ਜਿਉ'ਦੇ ਰੱਖਣ 
ਲਈ ਚਾਨਣ ਦਾ ਵਿਨਾਸ ਜ਼ਰੂਰੀ ਹੈ । ਵਰਜਿਤ ਮੇਲ ਦੀ ਘੜੀ ਨੂੰ ਪ੍ਰਗਟਾਉਣ ਲਈ 
ਭਾਸ਼ਾ ਦਾ ਕਾਫੀ ਜੋੜ ਤੋੜ ਹੋਇਆ ਹੈ । ਅਜਿਹੀ ਸਥਿਤੀ ਪ੍ਰਕਾਸਮਾਨ ਬਿੰਬਾਂ ਦੀ 
ਵਿਨਾਸਮਈ ਪ੍ਰਕਿਰਿਆ ਨੂੰ ਜਨਮ ਦਿੰਦੀ ਹੈ । ਇਤ ਕਵੀ ਸਮੂਰਤ ਪ੍ਰਕਾਸ਼ਮਾਨ ਬਿੰਬਾਂ 
ਨੂੰ ਵਿਨਾਸਮਈ ਅਮਲ ਵਿਚ ਪਾਕੇ ਗੀਤ-ਵਸਤ੍ਰ ਨੂੰ ਅਮੂਰਤ ਪ੍ਰਕਿਰਤੀ ਵਾਲਾ ਬਣਾ 
ਦਿੰਦਾ ਹੈ । ਸ਼ੁਰੂ ਦੀ ਬਿੰਝਾਤਮਕਤਾ ਅੰਤ `ਤੇ ਬਿੰਤ- -ਹੀਣਤਾ ' ਚ ਬਦਲ ਜਾਂਦੀ ਹੈ । ਚਾਰੇ 
ਪਾਸੇ ਹਨੇਰਾ ਹੀ ਹਨੇਰਾ ਪੱਸਰ ਜਾਂਦਾ ਹੈ । ਰਾਤ ਚਾਨਣੀ'' ਅਤੇ “ਸ੍ਰਰਜ ਕੌਣ 
ਬੁਝਾਏ” ਗੀਤ ਵਿਨਾਸਮਈ ਬਿੰਬ ਸਿਰਜਣਾ ਦੇ ਉਤਮ ਨਮੂਨੇ ਹਨ : 

ਜੇ ਕੁੱਲ ਉਮਰਾ ਹੋਏ ਹਨੇਰਾ, ਸਗਲੀ ਤੈ'ਡੀ ਹੋਵਾਂ 

ਚਾਨਣ ਵਿਚ ਹਰ ਪੰਧ ਲੰਮੇਰਾ, ਸ਼ੌਕ ਮੇਰਾ ਲਲਚਾਏ 

ਅੰਭਰਾ ਵੇ ਤੇਰੇਂ ਤਾਰੇ ਡੋਂਬਾਂ, ਸ਼ਹੁ ਸਮੁੰਦਰ ਖਾਰੇਂ 

ਭਏ ਨੀ ਤੇਰੇ ਨੈਣ ਬੁਝ'ਵਾਂ, ਨਿੰਦਿਆ ਦੇ ਵਣਜਾਰੇ 

ਚੈਨ ਧੁਆਖਾਂ ਦੀਪ ਹਿਸਾਵਾਂ, ਕਰਾਂ ਹਨੇਰਾ ਸਾਰੇ । 

ਅਜੋਹੀ ਅਵਸਥਾ ਵਿਚ ਹਨੇਰਾ ਹੀ ਇਕ ਬਿੰਖ ਹੈ । ਚਾਨਣ ਜਿਹੇ ਪ੍ਰਕਾਸ਼ਮਾਨ- 
ਬਿੰਬ ਹਨ੍ਹੇਰੇ ਜੇਹੇ ਵਿਨਾਸ-ਬਿੰਥ ਵਿਚ ਨਿਰਹੋ'ਦ ਹੋ ਜਾਂਦੇ ਹਨ । 

ਲ੍ਰੇਰ/ਚਾਨਣ ਦੀ ਪ੍ਰਤੀਕ ਸਿਰਜਣਾ ਰਾਹੀ' ਗੀਤਕਾਰ ਵਿਅਕਤੀ ਦੇ ਚੇਤਨ ਅਤੇ 
ਅਵਚੇਤਨ ਦੇ ਆਂਤਰਿਕ ਤਨਾਉ ਨੂੰ ਉਜਾਂਗਰ ਕਰਦਾ ਹੈ । ਚਾਨਣ ਗਿਆਨ ਅਤੇ 
ਸਵੈ-ਚੇਤਨਾ ਦਾ ਪ੍ਰਤੀਕ ਹੈ, ਹਨੇਰਾ ਭਾਵਕਤਾ ਦਾ । ਮਧ ਵਰਗੀ ਵਿਅਕਤੀ ਦੀ ਸਵੈ- 
ਚੇਤਨਾ ਹੀ ਉੱਸ ਨੂੰ ਸਮੂਹ ਨਾਲ ਅਭੇਦ ਨਹੀ” ਹੋਣ ਦਿੰਦੀ । ਮਧ ਵਰਗ ਜੀਵਾਂ ਦਾ 
ਦੁਖਾਂਤ ਹੀ ਇਹੋ ਹੈ ਕਿ ਉਹ ਆਪਣੀ ਵਿਸ਼ਾਦ ਸਥਿਤੀ ਪ੍ਰਤੀ ਚੇਤੈਨ ਤਾਂ ਹਨ ਪਰ ਉਨ੍ਹਾਂ 
ਕੌਲ ਆਪਣੀ ਹੋਣੀ ਨੂੰ ਵੰਗਾਰਨ ਲਈ ਨਾ ਸਮੂਹਤ ਕਰਮ ਹੈ ਨਾ ਵਿਅਕਤੀਗਤ 
ਸਮਰਥਾ । ਵਿਚ ਵਿਚਾਲੇ ਇਕੱਲੇਕਾਰੇ ਵਿਅਕਤੀ ਦੀ ਨਿਆਈ' ਲਟਕਦੀ ਇਹ ਜਮਾਤ 
ਡਾਵਾਂ ਡੱਲ ਹੈ। ਇਹਨਾਂ ਦੀ ਨਿਪੁੰਜਕ ਸਮਰਥਾ ਨੂੰ ਸਵੈ-ਚੇਤਨਾ ਹੀ ਆਪਣਾ ਦੁਖਾਂਤ 
ਲਗਦੀ ਹੈ । ਆਪਣੀ ਨਿਜਾਤ ਦਾ ਰਾਹ ਇਹਨਾਂ ਨੂੰ ਹਨ੍ਹੇਰੇ 'ਚੋਂ ਹੀ ਲੱਭਣਾ ਹੋਇਆ । 
ਵਿਨਾਸ-ਬਿੰਤ ਜਿਰਜਣਾ ਅਜਿਹੀ ਮਾਨਸਿਕਤਾ ਦੀ ਹੀ ਫੇਪਜ ਹੈ । ਨਿਰਸੈਵੇਹ ਕਲਾਕਾਰ 
ਸਾਧਾਰਨ ਮਨੁਖ ਨਾਲੋਂ ਵਧੇਰੇ ਪ੍ਤਿਭਾਵਾਨ ਹੁੰਦਾ ਹੈ । ਫਰੈੱਕ ਕਰਮੋਂਡ ਲਿਖਦਾ ਹੈ ਕਿ 
'ਕਲਾਕਾਰ ਦੀ ਸਿਆਣਪ ਉਸ ਨੂੰ ਚੇਤੰਨ ਵੀ ਕਰਦੀ ਹੈ ਅਤੇ ਸਮੂਹ ਤੋ ਅੱਡਰੇ ਹੋਣ ਦਾ 
ਅਹਿਸਾਸ ਵੀ ਕਰਵਾਉ'ਦੀ ਹੈ ।' ਇਹੋ ਹੀ ਲੋਕ-ਪੀੜਾ ਤੱ ਸੱਖਣੀ ਸ਼ਾਇਰੀ ਦਾ 
ਵਿਯੋਗ ਹੈ : 

ਸਭੇ ਰਾਹ ਚਾਨਣ ਨੇ ਮੱਲੋਂ, ਦੱਸ ਕਿਹੜੇ ਰਾਹ ਆਵਾਂ 


58 ਸਿਰਜਣਾ 


>- = ਰਿ =-` 


ਚਾਨਣ ਦੀ ਬਰਸਾਤ 'ਚ, ਤੇਰੇ ਮੋਰੇ ਅੰਗ ਤਹਿਰਾਏ । 

ਆਤਮ-ਮਹਾਨਤਾ ਹਰਿਭਜਨ ਸਿੰਘ--ਗੀਤ-ਕਾਵਿ ਦਾ ਪ੍ਰਧਾਨ ਗੁਣ ਲੱਛਣ ਹੈ । 
ਉਸ ਕੋਲ ਹੁਣ ਦੀ ਚੇਤਨਾ ਤਾਂ ਹੈ ਪਰ ਕਲ ਦੀ ਚਿੰਤ ਨਹੀ' । ਉਹ ਹੁਣ ਦੇ ਪਲ ਨੂੰ 
ਭੋਗਣ ਲਈ ਕਾਹਲ' ਹੈ । 'ਆ ਯਾਰ' ਰਲ ਗੱਲਾਂ ਕਰੀਏ, ਭਲਕੇ ਮੈ“ ਮਰ ਜਾਣਾ” ਦੀ 
ਧੁਨ ਅਲਾਪਦਾ ਹੈ । ਇਹ ਅਵਸਥਾ ਸੇਧਵਾਦੀ ਕਾਹਲ ਦੀ ਨਹੀ' ਸਗੋ' ਆਤਮ-ਲਾਪ ਦੀ 
ਹੈ । ਆਤਮ=ਲਾਪ ਪਰੋਖ-ਸੰਬੋਧਨ ਜਾਂ ਆਤਮ-ਗੁਨਗਾਨ ਦੀ ਵਿਧੀ ਹੈ ਜਿਹੜੀ ਗੀਤ- 
ਰਚਨਾ ਲਈ ਵਧੇਰੇ ਢੁਕਵੀ' ਹੁੰਦੀ ਹੈ । ਹਰਿਭਜਨ ਸਿੰਘ ਦਾ ਗੀਤ ਭਾਸ਼ਣੀ-ਸ਼ੈਲੀ ਤੋ“ 
ਮੁਕਤ ਹੀ ਨਹੀ" ਸਗੋ“ ਉਸਦੇ ਖਿਲਾਫ਼ ਗਿਲ ਵੀ ਕਰਦਾ ਹੈ ! ਫਹ ਸੁਚੇਤ ਤੌਰ 'ਤੇ 
''ਖਰਵੇ ਸੁਰ'' ਅਤੇ ਭਾਸ਼ਣੀ-ਸ਼ੈਲੀ ਨੂੰ ਨਕਾਰ ਕੇ ਤੁਰਦਾ ਹੈ । ਆਪਣੇ ਵੱਖਰੇ ਸ ਟਰ 
ਅਤੇ ਨਿਵੇਕਲੇ ਅੰਦਾਜ਼ ਦੀ ਪਹਿਚਾਣ ਕਰਾਉਣ ਲਈ ਉਹ ਭੀੜ ਤੋਂ ਨਿਖੜ ਕੇ ਤੁਰਨ 
ਜਿਹੇ ਬਿੰਤਾਂ/ਚਿੰਨ੍ਹਾਂ ਦੀ ਆੜ ਲੈਦਾ ਹੈ । ਉਸਨੂੰ ਗਿਲਾ ਹੈ : 

ਜ਼ੋ ਤੈਨੂੰ ਬੈਸੀ ਨਾਲ ਰਤਾ ਵੀ ਪਿਆਰ ਨਹੀ 

ਜਾਂ ਬੋਸੀ ਸਾਹਵੇ' ਆਪਣੇ ਤੇ ਇਤਬਾਰ ਨਹੀ 

ਤੂੰ ਬੰਸੀ ਤੇ ਤਲਵਾਰ ਚਲਾ ਕੇ ਤੁਰਦਾ ਰੋ 

ਹਾਂ ਤੁਰਦਾ ਹੋ । 

ਇਸ ਗੀਤ ਵਿਚ ਕਵੀ ਭਾਵ ਦੀ ਥਾਂ ਤੇ ਵਿਚਾਰ ਨੂੰ ਪੇਸ਼ ਕਰ ਰਿਹਾ ਹੈ । ਉਹ 
ਵਿਚਾਰ ਨੂੰ ਦਵੈਦ ਵਿਚ ਪਾਕੇ ਏਨੇ ਸੂਖਮ ਬਿੰਬਾਂ ਵਿਚੋ ਗੁਜ਼ਾਰਦਾ ਹੈ ਕਿ ਇਹ ਚਿਤਰ 
ਭਾਵ ਦਾ ਹੀ ਝਾਉਲਾ ਪਾਉੱ'ਦਾ ਹੈ । ਓਪਰੀ ਨਜ਼ਰੇ ਇਹ ਗੀਤ ਪ੍ਰੋਮੀ/ਪ੍ਰੇਮਿਕਾ ਦਾ 
ਸੈਵਾਦ ਹੀ ਜਾਪਦਾ ਹੈ ਪਰ ਅਸਲ ਵਿਚ ਇਥੇ ਉਸਦਾ ਸਖ਼ਕਾਲ) ਕਾਵਿ-ਸ਼ਾਸਤਰ ਅਜੇਹੇ 
ਸੂਖਮ ਵਿਅੰਗ ਦੀ ਪਕੜ ਵਿਚ ਹੈ ਕਿ ਉਹ ਸਰੋਤੇ/ਪਠਕ ਨੂੰ ਕੀਲ ਲੈ'ਦਾ ਹੈ । ਅਚੇਤ 
ਹੀ ਸਰੋਤਾ/ਪਾਠਕ ਉਸ ਨਾਲ ਹੋ ਤੁਰਦਾ ਹੈ । ਸਰੋਤੇ/ਪਾਠਕ ਨੂੰ ਕੀਲ ਲੈਣ ਦੀ ਸਮਰਥਾ 
ਵਿਚ ਹੀ ਉਸਦੀ ਗੀਤ-ਕਲਾ ਦੀ ਨਿਵੇਕਲੀ ਨੁਹਾਰ ਦਾ ਰਹੱਸ ਨਿਹਿਤ ਹੈ ਜਿਸਨੂੰ ਲੱਖਣ 


ਦੀ ਲੋੜ ਹੈ। [3] 
[ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ] 


ਨੂ 
ਨੂ 


ਇਕ ਪਾਤਰ ਵਾਰਤਾ 
ਦਲੀਪ ਸਿੰਘ 


'..ਇਤਨਾ ਭੀ ਵੀਰਾਨਾ ਕਿਉ" ਹੋਵੇ ?' 


ਮੈਂ ਅੱਜ ਕੱਲ੍ਹ ਦੂਰ੍ਹੀ-ਤੀਰ੍ਹੀ ਜ਼ਿੰਦਗੀ ਜੀ ਰਿਹਾ ਹਾਂ--ਇਕ ਰਿਸ਼ਤਾ ਮੋਰੀ ਆਪਣੀ 
ਬੀਵੀ ਨਾਲ ਸਥਾਪਿਤ ਹੋ ਚੁੱਕਾ ਹੈ, ਦੂਜਾ ਭਾਵੇ' ਕਿਸੇ ਹੋਰ ਔਰਤ ਨਾਲ ਨਹੀ ਹੋਇਆ 
ਪਰ ਤਾਂਘਦਾ ਜ਼ਰੂਰ ਰਹਿੰਦ ਹਾਂ ਕਿ ਹੋ ਜਾਵੇ । ਤੀਜਾ ਰਿਸ਼ਤਾ ਤੇਰੇ ਨਾਲ ਸੀ, ਹੈ 
ਨਹੀ" । ਕੱਚੇ ਧਾਗ ਜਿਹਾ ਪਰ ਸਭ ਤੋ ਜ਼ਿਆਦਾ ਮਜ਼ਬੂਤ । ਕਿਹੋ ਜਿਹੇ 'ਦਦਨ ਸਨ ਜਦ 


ਸਿਰਜਣਾ 59 


0 


ਮੈ' ਤੈਥੋਂ ਬਿਨਾਂ ਕਿਸੇ ਹੋਰ ਔਰਤ ਨੂੰ ਸੁਪਨੇ 'ਚ ਵੇਖਣਾ ਭੀ ਅਸ਼ਲੀਲਤਾ ਦੀ ਹੱਦ 
ਸਮਝਦਾ ਸਾਂ । ਕੁੱਝ ਭੀ ਕਹੋ, ਮੈ” ਇਸ ਸੈਤੋਧ ਨੂੰ ਕੋਈ ਭੀ ਪਤਿਭਾਂਸ਼ਾ ਦੇਣ ਤੋ” 
ਅਸਮਰਥ ਹਾਂ । ਕਿਉਕਿ ਮੇਰੇ ਦਿਲ ਦੀਆਂ ਡੂੰਘੀਆਂ ਤਹਿਆਂ 'ਚ ਕਿਤੇ ਨਾ ਕਿਤੇ ਇਹ 
ਖਿਆਲ ਸੋਹਿਮਿਆ ਰਹਿੰਦਾ ਕਿ ਕਿਤੇ ਤੂੰ ਸੱਚ-ਮੁੱਚ ਹੀ ਮੇਰੇ ਨਾਲ ਸ਼ਾਦੀ ਬਾਰੇ ਨਾ ਸੋਚ 
ਲਵੇ“ ! ਇਸ ਲਈ ਮੈ" ਦੋ ਕਦਮ ਤੇਰੇ ਵਲ ਵਧਕੇ ਦਜ ਕਦਮ ਪਿਛਾਂਹ ਪਰਤ ਜਾਂਦਾ 
ਸਾਂ । ਤੂੰ ਭੀ ਉਨ੍ਹੀ ਦਿਨੀ" ਕਦੀ ਮੈਥੋਂ ਵਾਲ ਜਿੰਨੀ ਵਿੱਥ “ਤੇ ਆ ਕੇ ਖਲੌ'ਦੀ ਅਤੇ ਕਦੀ 
ਕੌਂਹਾਂ ਦੂਰ ਭੱਜ ਜਾਂਦੀ । ਕਦੀ ਬੀਵੀ ਤੇ ਮਾਂ ਦੋਵਾਂ ਵਰਗਾ ਪਿਆਰ ਜਤਲਾਉਣ ਦੀ 
ਕੋਸ਼ਿਸ ਕਰਦੀ ਅਤੇ ਕਦੀ ਜੁੱਤੀ ਲੈ ਕੇ ਠਿੱਠ ਕਰਨ ਤੱਕ ਉਤਰ ਆਉਦੀ । ਪਰ ਹੁਣ 
ਕਦੀ ਕਦੀ ਮੈ ਆਪਣੇ ਵਿਹਲੇ ਪਲਾਂ 'ਚ ਇਸ ਰਿਸ਼ਤੇ ਨੂੰ ਰੈਸ਼ਨੇਲਾਈਜ਼ ਕਰਨ ਦਾ 
ਯਤਨ ਕਰਦਾ ਕਰਦਾ ਹੌਰ ਉਲਝਾ ਬਹਿੰਦਾ ਹਾਂ, ਅਤੇ ਖਿਝਕੇ ਫਿਰ ਸੋਚਣਾ ਛੱਡ ਦਿੰਦਾ 
ਹਾਂ । ਸੁਣਿਆ ਏ, ਤੂੰ ਸ਼ਾਦੀ ਕਰ ਲਈ ਹੈ । ਖੁਦਾ ਕਰੇ, ਤੈਨੂੰ ਦੋਵੇ ਜਹਾਨਾਂ (ਜੇਕਰ ਦੂਜਾਂ 
ਜਹਾਨ ਹੈ !) ਦੀਆਂ ਖੁਸ਼ੀਆਂ ਮਿਲਣ । 

ਇਹ ਭੀ ਨਹੀ” ਕਿ ਮੈ' ਆਪਣੀ ਬੀਵੀ ਤੋਂ ਦੁਖੀ ਹਾਂ । ਨਹੀ, ਨਹੀ” । ਉਹ ਤਾਂ 
ਸਗੋ ਮੈਨੂੰ ਮਾਂ ਵਰਗਾ ਸੁੱਖ ਦਿੰਦੀ ਹੈ, ਉਸਨੇ ਮੋਰੀ ਜ਼ਿੰਦਗੀ ਨੂੰ ਸਾਂਵਾਂਪਣ ਅਤੇ 
ਸਿਹਤਆਂਬੀ ਪ੍ਰਦਾਨ ਕੀਤੀ ਹੈ । ਸ਼ਾਂਤ-ਸੁਭਾ ਅਤ ਹਸਮੁੱਖ ਮੁੱਖੜੇ ਵਾਲੀ ਔਰਤ, ਮੋਰੀ 
ਬੀਵੀ ! ਪਰ ਤੂੰ, ਤੂੰ ਹੀ ਸੈ । 

ਮੈਨੂੰ ਪਤਾ ਹੈ, ਤੈਨੂੰ ਪੂਰਾ ਵਿਸ਼ਵਾਸ ਸੀ ਕਿ ਮੈੱ' ਦੁਨੀਆਂ 'ਚ ਹਰ ਤਰ੍ਹਾਂ ਦੀ 
ਸਫ਼ਲਤਾ ਪ੍ਰਾਪਤ ਕਰ ਸਕਦਾ ਹਾਂ । ਅੰਦਾਜ਼ਾ ਤੇਰ ਕਾਫ਼ੀ ਠੀਕ ਸੀ । ਫਿਰ ਭੀ ਤੈਨੂੰ ਮੇਰੇ 
'ਚ ਇਕ ਪੁੰਗਰਦੇ ਲੇਖਕ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਹੋਇਆ ਜਾਪਦਾ ਸੀ । ਮੈਨੂੰ ਪੂਰੀ 
ਤਰ੍ਹਾਂ ਯਾਦ ਹੈ ਕਿ ਮੇਰੀ ਸਾਹਿਤਕ ਜਾਂ ਸਿਆਸੀ ਮਸਲਿਆਂ 'ਤੇ ਕੋਈ ਛੋਟੀ ਮੋਟੀ ਟਿਪਣੀ, 
ਜੋ ਸੈਂ ਕਦੀ ਕਦਾਈ' ਆਪਣੇ ਸਹਿ-ਕਰਮੀਆਂ 'ਚ ਬੈਠ' ਕਰਦਾ ਸਾਂ, ਤੇਰੇ ਲਈ ਖੁਸ਼ੀ ਦਾ 
ਸੋਮਾ ਬਣ ਜਾਂਦੀ ਸੀ । -ਮੈ' ਅੱਜ ਲੋਕਾਂ ਦੀਆਂ ਨਜ਼ਰਾਂ 'ਚ ਸਫ਼ਲ ਆਦਮੀ ਹਾਂ, ਪਰ ਤੇਰਾ 
ਲੇਖਕ ਤਾਂ ਜਨਮ ਲੈਣ ਤੌ ਪਹਿਲਾਂ ਮਰਦਾ ਜਾ ਰਿਹਾ ਹੈ । ਹਾਂ, ਕੁਝ ਨਾ ਕੁਝ ਲਿਖਣ 
ਦੇ ਖਿਆਲ ਕਦੀ ਕਦੀ ਲਹਿਰਾਂ ਵਾਂਗੂੰ ਉੱਠਦੇ ਤਾਂ ਹਨ ਅਤੇ ਦਿਲ ਦੇ ਕੰਢਿਆਂ ਤ" ਭੀ 
ਉੱਛਲ ਜਾਂਦੇ ਹਨ । ਪਰ ਫਿਰ ਰੋਜ਼ਾਨਾ ਵਾਂਗ ਹੀ ਮਨ ਸ਼ਾਂਤ ਹੋ ਕੇ ਅਜਿਹੇ ਖਿਆਲਾਂ ਨੂੰ 
ਅੰਦਰ ਹ ਅੰਦਰ ਸਮਾ ਲੈ'ਦਾ ਹੈ । ਇਹ ਸੋਚਕੇ ਭੀ ਮਨ ਗਦ-ਗਦ ਹੋ ਉੱਠਦਾ ਹੈ ਕਿ 
ਮੋਰੀ ਲਿਖਤ ਤੂੰ ਪੜ੍ਹੇਂਗੀ ਜ਼ਰੂਰ । ਚਲੋ, ਇਸ ਲਈ ਅੰਗਰੇਜ਼ੀ 'ਚ ਪਹਿਲਾਂ ਲਿਖਣਾ 
ਸ਼ੁਰੂ ਕਰਾਂਗਾ ਅਤੇ ਬਾਦ 'ਚ ਪੰਜਾਬੀ 'ਚ । ਪਰ ਇਹ ਭੀ ਕੀ ਪ੍ਰੇਰਣਾ-ਸਰੋਤ ਹੋਇਆ ? 
ਫਿਰ ਖਿਆਲ ਆਉਦਾ ਹੈ ਕਿ ਕੀ ਇਸਤਰੀ-ਪੁਰਸ਼ ਸੈਬੰਧਾਂ ਦਾ ਵਰਨਣ ਹੀ ਸਾਰੇ ਸਮਾਜ 
ਦੀ ਦਸ਼ਾ ਅਕਸ ਸਕਦਾ ਹੈ ? ਅਗਰ ਨਹੀ”, ਤਾਂ ਸਮਾਜ ਨੂੰ ਅਸੀ” ਟੋਟੈਲਿਟੀ ਸਮਝ 
ਸਕਦੇ ਹਾਂ ? ਅਜਿਹੇ ਝੰਮੇਲਿਆਂ 'ਚ ਹੀ ਫਸਿਆ ਰਹਿੰਦਾ ਹਾਂ । ਖੈਰ, ਆਪਣੇ ਆਪ ਨਾਲ 
ਸੰਘਰਸ਼ ਜਾਰੀ ਰਹਿੰਦਾ ਹੈ । ਸ਼ਾਇਦ ਕਦੀ ਸਫ਼ਲ ਹੋ ਜਾਵਾਂ । 

[ਸੋਤੋਸ਼ ਅਪਾਰਟਮੈੱਟਸ, ਘੋੜ ਦੌੜ ਰੋਡ, ਸੂਰਤ (ਗੁਜਰਾਤ)] 


60 ਸਿਰਜਣਾ 


ਬਲਦੇਵ ਸਿੰਘ 
ਬਾਬਾ ਬੋਹੜ : ਸੈਤ ਸਿੰਘ ਸੇਖੋ 


ਘ੍‌ 


[ਭਾਸ਼ਾ ਵਿਭਾਗ ਪੰਜਾਬ ਨੇ ਕਲਕੱਤੇ ਵਿਖੇ ਵਿਜ਼ਾਲ ਪੱਧਰ `ਤੇ ਸਾਹਿਤਕ 

ਸਮਾਗਮ ਕੀਤਾ । ਸਿਰਕੱਢ ਅਲੌਚਕਾਂ, ਵਿਦਵਾਨਾਂ ਅਤੇ ਕਵੀਆਂ ਨੇ 

ਇਸ ਵਿਚ ਭਾਗ ਲਿਆ । _ ਸੈਤ ਸਿੰਘ ਸੇਖੋਂ ਵੀ ਇਸ ਸਮੋ ਪਹੁੰਚੇ ਸਨ । 

ਉਹਨਾਂ ਨਾਲ ਕੁਝ ਸਮਾਂ ਗੁਜ਼ਾਰਨ ਦਾ ਸੁਭਾਗ ਇਹਨਾਂ ਸਤਰਾਂ ਦੇ ਲੋਖਕ 

ਨੂੰ ਪ੍ਰਾਪਤ ਹੋਇਆ ਸੀ । ਉਸ ਸਮੇ ਦੀਆਂ ਕੁਝ ਯਾਦਾਂ ਏਥੇ ਅੰਕਿਤ 

ਹਨ] 

ਉਹਨੀ” ਦਿਨੀ ਖਾਲਸਾ ਸੂਲਜ਼ ਕਲਕੱਤਾ ਦੀਆਂ ਸਾਲਾਨ' ਖੇਡਾਂ ਹੋ ਰਹੀਆਂ 
ਸਨ । ਰਾਬਿੰਦਰਾ ਓਪਨ ਏਅਰ ਸਟੇਡੀਅਮ ਵਿਚ ਹਜ਼ਾਰਾਂ ਪੰਜਾਬੀ-ਗੈਰ ਪੰਜ'ਬੀ ਜੁੜੇ 
ਰੋਏ ਸਨ । ਭਾਸ਼ਾ ਵਿਭਾਂਗ ਵਲੋ' ਆਈ ਪਟਿਆਲੇ ਦੀ ਗਿੱਧਾ ਟੀਮ ਨੇ ਉਥੇ ਆਪਣੇ 
ਪ੍ਰੋਗਰਾਮਾਂ ਦੀ ਵੈਨਗੀ ਦੇਣੀ ਸੀ । ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਸਾਹਿਬ ਕਿਸੇ 
ਵਿਆਹ ਬੰਨ੍ਹੇ ਘਰ ਦੇ ਜ਼ਿੰਮਵਾਰ ਆਦਮੀ ਵਾਂਗ ਬੋ ਦਲੇਂ ਫਿਰਦੇ ਸਨ ਜਿਨ੍ਹਾਂ ਦੇ ਸਿਰ 'ਤੇ ਸਾਰਾ 
ਬੋਝ ਸੀ । ਅਗਲੇ ਦਿਨ ਵਿਦਿਆ ਮੰਤਰੀ ਪੰਜਾਬ ਨੇ ਆਉਣਾ ਸੀ । ਆਏ ਸਾਹਿਤਕਾਰ 
ਮਹਿਮਾਨਾਂ ਦੀ ਰਿਹਾਇਸ਼ ਦਾ ਕੋਈ ਪ੍ਰਬੰਧ ਨਹੀ" ਰੋ ਰਿਹਾ ਸੀ । 

ਪੰਜਾਬੀ ਸਾਹਿਤ ਸਭਾ ਨੇ ਪੰਜਾਬ ਤੋਂ ਆਏ ਮਹਿਮਾਨਾਂ ਦੇ ਸਵਾਗਤ ਵਿਚ ਵਿਸ਼ੇਸ਼ 
ਮੀਟਿੰਗ ਰੱਖੀ ਸੀ । ਇਸ ਸੰਬੰਧ ਵਿਚ ਮੈ” ਠੁਝ ਦੋਸਤਾਂ ਨੂੰ ਮਿਲਣ ਸਟੇਡੀਅਮ 'ਚ ਗਿਆਂ 
ਤਾਂ ਇਕ ਸੱਜਣ ਨੇ ਆਖਿਆ ---'ਥੋਡਾ ਸੇਖੋਂ ਆਇਆ ਬੈਠੈ ।' ਹੈਰਾਨੀ ਹੋਈ, ਉਹਨਾਂ ਦਾ 
ਇੰਤਜ਼ਾਰ ਸੀ । ਤਕਰੀਬਨ ਸਾਰੇ ਹੀ ਸਾਹਿਤਕਾਰ ਪਹੁੰਚ ਚੁੱਕੇ ਸਨ । ਉਸ ਸੱਜਣ ਨੇ ਇਸ਼ਾਰੇ 
ਨਾਲ ਦੱਸਿਆ--ਉਹ ਮੁੱਖ ਮਹਿਮਾਨਾਂ ਵਾਲੀ ਕੁਰਸੀਆਂ ਦੀ ਮੂਹਰਲੀ ਲਾਈਨ 'ਚ 
ਬੈਠੇ ਸਨ । ਢਿੱਲੀ ਜਿਹੀ ਪੱਗ, ਖਿਲਰੀ ਦਾੜ੍ਹੀ ਤੇ ਢਿਲਕੀ ਐਨਕ--ਮੂੰਹ 'ਤੇ ਅਤੇ 
ਕਪੜਿਆਂ ਉਪਰ ਸਫਰ ਦੀ ਮੋਹਰ ਲੱਗੀ ਹੋਈ । ਫਤਰਿ ਜ' ਬੁਲਾਈ । ਪਤਾ ਲੱਗਿਆ 
ਉਹੀ ਸੱਜਣ ਉਹਨਾਂ ਨੂੰ ਸਟੇਸ਼ਨ ਤੋਂ' ਸਿੱਧਾ ਏਥੇ ਲੈ ਆਇਆ ਹੈ । ਉਹਨਾਂ ਦੇ ਲਾਗੇ ਹੀ 
ਅਟੈਚੀ ਪਈ ਸੀ । ਸੈ ਦੱਸਿਆ--'ਅੱਜ ਚਾਰ ਵਜੋਂ ਮੀਟਿੰਗ ਹੈ ਸੋਧੋ ਸਾਬ੍ਹ ਤੁਹਾਡੀ 
ਹਾਜ਼ਰੀ ਬੜੀ ਜ਼ਰੂਰੀ ਹੈ । ਉਹਨਾਂ ਨੇ ਦਾੜ੍ਹੀ ਖੁਰਕੀ । ਇਕ ਹੱਥ ਨਾਲ ਐਨਕ ਉਤਾਂਹ 
ਚੁੱਕੀ ਤੇ ਕੁਝ ਲਾ-ਪਰਵਾਹੀ ਨਾਲ ਕਿਹਾ--'ਚੱਲਾਂਗਾ-ਚੱਲਾਂਗਾ--ਅਜੇ ਤਾਂ ਨ੍ਰੰਣੈ-ਰੋਟੀ 
ਖਾਣੀ ਐਂ --।' 

ਸੇਖੋਂ” ਨੇ ਰਿਹਾਇਸ਼ ਦੇ ਇੰਤਜ਼ਾਮ ਬਾਰੇ ਪੁਛਿਆ । ਉੱਤਰ ਤਸੱਲੀਬਖਸ਼ ਨਹੀ" 
ਸੀ । ਉਚਨਾਂ ਨੂੰ ਲੈ ਕੇ ਆਏ ਸੱਜਣਾਂ ਨੇ, ਗਰੀਨ ਪੈਲੇਸ 'ਚ ਠਰਿਰਨ ਦਾ ਪ੍ਰਬੋਧ ਕੀਤਾ 


ਸਿਰਜਣਾ 6] 


ਸੀ । ਉਹ ਸੇਖੋਂ` ਹੋਰਾਂ ਨੂੰ ਛੱਡਣ ਚਲੇ ਗਏ ਤੇ ਮੈ ਗਰੀਨ ਪੈਲੇਸ ਤੋ ਉਹਨਾਂ ਨੂੰ ਮੀਟਿੰਗ 
ਸਥਾਨ 'ਤੇ ਲੈ ਜਾਣ ਦਾ ਵਾਅਦਾ ਕਰ ਲਿਆ । 

ਨਿਸਚਿਤ ਕੀਤੇ ਵਕਤ ਤੋ ਮੈ ਕੋਈ ਵੀਹ ਪੱਚੀ ਮਿੰਟ ਢੇਰ ਨਾਲ ਪਹੁੰਚਿਆ 
ਸੋਚਦਾ ਸਾਂ ਸੇਖੋਂ ਸਾਹਿਬ ਨਾਰਾਜ਼ ਹੋਣਗੇ - ਤਿਆਰ ਹੋਏ ਬੈਠੇ ਹੋਣਗੇ । ਹੋਟਲ ਪ੍ਰਬਧਕਾਂ 
ਤੋ ਪੁਛਿਆ--ਪਤਾ ਲੱਗਾ ਅਜੇ ਉਹ ਉਪਰ ਹੀ ਹਨ। ਉਪਰ ਗਿਆਂ ਤਾਂ ਸੇਖੋ` ਸਾਹਿਬ 
ਨਹਾਉਣ ਲਈ ਪੈਂਟ ਉਤਾਰ ਚੁੱਕੇ ਸਨ, ਕਮੀਜ਼ ਉਤਾਰ ਰਹੇ ਸਨ । ਮੇਰੀਆਂ ਅੱਖਾਂ `ਚ 
ਪ੍ਰਸ਼ਨ ਪੜ੍ਹਕੇ ਬੋਲੇ--ਬੱਸ ਦੋ ਮਿੰਟ ਈ ਲੌਣੇ ਐਂ --।' 

ਸ਼ੋਰ ! ਉਹ ਜੱਟਾਂ ਆਲੇ ਦੋ ਮਿੰਟ ਲਗਾ ਕੇ ਨਹਾਤੇ । ਕਪੜੇ ਬਦਲੋ । ਪੱਗ ਖੋਹਲ 
ਕੇ ਪੁੱਠੀ ਕਰਕੇ ਪੂਣੀ ਕੀਤੀ । ਟਾਈ ਲਾਈ । ਕੋਟ ਫਿੱਟ ਕੀਤਾ । ਅੱਡੀਆਂ ਤੋ ਪਾਟੀਆਂ 
ਜ਼ਰਾਬਾਂ ਬੂਟਾਂ 'ਚ ਲੁਕਾਈਆਂ ਤੇ ਉਤਰ ਕੇ ਬੱਲੋ ਹੋਟਲ 'ਚ ਖਾਣਾ ਖਾਣ ਆ ਬੈਠੇ । 
ਦਰ ਬਹੁਤ ਹੋ ਰਹੀ ਸੀ । ਪਰ ਮੈਂ ਕੁਝ ਕਹਿ ਨਹੀਂ ਸੀ ਸਕਦਾ । ਉਹਨਾਂ ਨਕਲੀ ਦੋਵਾਂ 
ਨਾਲ ਮੁਰਗ-ਮੁਸੱਲਮ ਖਾਧਾ । ਫਿਰ ਬਾਹਰ ਫੁੱਟਪਾਥ 'ਤੇ ਆਕੇ ਕਹਿਆ--'ਜੇ ਕਿਤੇ 
ਜੁੱਤੀ ਪਾਲਸ਼ ਕਰਾਂ ਲੈਦੇ ।' 'ਦੇਰ ਬਹੁਤ ਹੋ ਰਹੀ ਐ ਸੇਖੋ“ ਸਾਹਬ, ਸਾਢੇ ਚਾਰ ਵੱਜਣ 
ਆਲੇ ਐ--ਆਪਾਂ ਨੂੰ ਸਾਰੇ ਉਡੀਕਦੇ ਹੋਣ ਐੱ'--। 

ਉਹਨਾਂ ਜੁੱਤੀ ਪਲਿਸ਼ ਦਾ ਇਰਾਦਾ ਬਫਟਲ ਦਿੱਤਾ । ਬੁੱਢੇ ਹੋਏ ਊਠ 
ਵਾਂਗ ਉਹ ਕਦੇ ਇਕ ਪੈਰ 'ਤੇ ਭਾਰ ਤੇ ਕਦੇ ਦੂਸਰੇ ਪੈਰ 'ਤੇ ਭਾਰ ਪਾਕੇ ਝੂਲਦੇ ਹੋਏ 
ਤੁਰਨ ਲੱਗੇ । 

ਮੀਟਿੰਗ ਵਾਲਾ ਹਾਲ ਸਾਹਿਤਕਾਰਾਂ ਅਤੇ ਦਰਸ਼ਕਾਂ-ਸਰੋਤਿਆਂ ਨਾਲ ਭਰਿਆਂ 
ਹੋਇਆ ਸੀ । ਇਸ ਭੱਜ ਨੱਠ ਵਿਚ ਹਾਰ ਖਰੀਦਣਾ ਕਿਸੇ ਦੇ ਵੀ ਯਾਦ ਨਹੀ' ਸੀ ਰਿਹਾਂ । 
ਦੇਰ ਪਹਿਲਾਂ ਹੀ ਹੋ ਚੁੱਕੀ ਸੀ--ਫਿਰ ਵੀ ਕੁਲਦੀਪ ਤੇ ਡਾ: ਸੁਖਵੈਤ ਹਾਰ ਲੈਣ 
ਚਲੇ ਗਏ । 

ਮੁਢਲੀ ਜਾਣ ਪਹਿਚਾਣ ਵੋਲੋ ਜਦੋਂ ਡਾਇਰੈਕਟਰ ਭਾਸ਼ਾ ਵਿਭਾਗ ਦੇ ਹਾਰ ਪਾਇਆ 
ਤਾਂ ਸੇਖੋ` ਸਾਹਿਬ ਸਾਹਿਤਕਾਰਾਂ ਦੀ ਲੰਬੀ ਲਾਈਨ ਵੇਖਕੇ ਬੋਲੇ 'ਏਸੇ ਹਾਰ ਨੂੰ ਈ ਵਾਰੀ 
ਵਾਰੀ ਘੁੰਮਾ ਦਿਉ ।' ਸ਼ੋਰ ਹਾਰ ਬਹੁਤ ਸਨ--ਸਭ ਆਪਣੇ ਹਾਰਾਂ ਨੂੰ ਗਲ 'ਚੋ' ਉਤਾਰ 
ਕੇ ਹੱਥਾਂ 'ਚ ਫੜੀ ਬੈਠੇ ਸਨ--ਜਾਂ ਆਪਣੇ ਅੱਗੇ ਮੇਜ਼ ਉਪਰ ਰੱਖ ਦਿਤੇ ਸਨ--ਪਰ 
ਸੇਖੋਂ ਸਾਹਬ ਕਿਸੇ ਬਰਾਂਤੀ ਵਾਂਗ ਉਵੇਂ ਸਜਾਈ ਬੈਠੇ ਰਹੇ । ਮੀਟਿੰਗ ਤੋ“ ਬਾਅਦ ਵੀ 
ਉਹ ਉਵੇ` ਹਾਰ ਪਾਈ ਖਾਹਰ ਬਜ਼ਾਰ ਵਿਚ ਆਏ । ਫਿਰ ਪਤਾ ਨਹੀ ਉਹਨਾਂ ਨੂੰ ਕਿਵਾਂ 
ਯਾਦ ਆਇਆ, ਉਹਨਾ ਹਾਰ ਗਲ ਚੋ" ਲਾਹ ਲਿਆ । 

ਪ੍ਰੋ: ਪ੍ਰੀਤਮ ਸਿੰਘ, ਡਾ. ਪ੍ਰਮਿਦਰ ਸਿੰਘ, ਸੁਰਜੀਤ ਰਾਮਪੁਰੀ ਹੋਰੀ” ਤਾਂ ਭਾਸ਼ਾ 
ਵਿਭਾਗ ਵਲੋਂ' ਪ੍ਰਬੋਧ ਕੀਤੇ ਸਥਾਨਾਂ ਵਲ ਚਲੇ ਗਏ । ਸ: ਸੁਜਾਨ ਸਿੰਘ ਰਾਜ ਜੀ ਹੋਰਾਂ 
ਕੋਲ ਚਲੇ ਗਏ ਤੇ ਸੇਖੋਂ ਸਾਹਬ, ਪਰਮਜੀਤ, ਕੁਲਦੀਪ ਤੇ ਮੇਰੇ ਨਾਲ ਹੋਟਲ ਵਿਚ ਆ 
ਗਏ । ਭਾਸ਼ਾ ਵਿਭਾਗ ਦੀ ਚੁਣੀ ਰਿਹਾਇਸ਼ੀ ਜਗ੍ਹਾ '੩ ਉਹ ਜਾਣਾ ਨਹੀ ਸਨ ਚਾਹੁੰਦੇ । 
ਉਹਨਾਂ ਦੇ ਆਪਣੇ ਪਿੰਡ ਦੇ ਸੱਜਣ ਅਜੇ ਮਿਲੋ ਨਹੀ ਸਨ । ਹੋਟਲ ਉਹਨਾਂ ਨੂੰ ਪਸੋਦ 


62 ਸਿਰਜਣਾ 


ਨਹੀ ਆਇਆ । ਫੈਸਲਾ ਹੋਇਆ ਜਿੰਨਾ ਚਿਰ ਹੋਰ ਕੋਈ ਪ੍ਰਬੋਧ ਨਹੀ ਹੁੰਦਾ ਉਹ 
ਮੇਰੇ ਕੋਲ ਰਹਿਣ । 

ਹੋਟਲ ਵਿਚੋ" ਅਟੈਚੀ ਕੇਸ ਚੁੱਕ ਕੇ ਅਸੀ" ਬਾਹਰ ਫੁੱਟਪਾਥ “ਤੇ ਆ ਗਏ । 
ਪਰਮਜੀਤ, ਕੁਲਦੀਪ ਨੇ ਤੇ ਮੈ ਅੱਖਾਂ 'ਚ ਕੋਈ ਤਾਇ ਕੀਤੀ ਤੇ ਫਿਰ ਝਿਜਕਦਿਆਂ 
ਸੇਖੋ“ ਸਾਹਬ ਤੋਂ” ਪੁੱਛਿਆ=-'ਸੋਖੋ' ਸਾਹਿਬ ਥੱਕੇ ਲੱਗਦੇ ਐੱ'--ਜੇ ਬੁਰਾ ਨਾ...।' 
ਗੱਲ ਮੇਰੇ ਮੂੰਹ ਵਿਚ ਹੀ ਸੀ । ਸੇਖੋ” ਨੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਕਿਹਾ । 'ਠੀਕ ਐ ! 
ਠੀਕ ਐ ! ਪਰ ਰੱਮ ਨ੍ਹੀ, ਵਿਸਕੀ ਕੋਈ ਵੀ ਚੱਲੂ -।' ਫਿਰ ਕੁਝ ਰੁਕ ਕੇ ਬੋਲੇ -ਕਿੰਨੇ 
ਕੁ ਜਣੇ ਹੋਵਾਂਗੇ, ਬਹੁਤਾ ਓਪਨ ਨੀ ਹੋਣਾ !' 

ਮੈ ਆਪਣੇ ਮਿੱਤਰਾਂ ਨੂੰ ਦੱਸਿਆ--'ਉਹ ਤਾਂ ਵਿਜਕੀ ਭਾਲਦੈ ।' ਵਿਕੀ ਦਾ 
ਨਾਂ ਸੁਣਕੇ ਪਰਮਜੀਤ ਨੇ ਔਖਾ ਜਿਹਾ ਟੌਕੇ ਥੁੱਕ ਲੰਘਾਇਆ । ਕੁਲਦੀਪ ਫਿਕਰ ਨਾਲ਼ 
ਬੋਲਿਆ--'ਹੁਣ ?' ਅਸੀ” ਸੋਚਿਆ ਸੀ ਪਿੰਡਾਂ ਦਾ ਰਹਿਣ ਵਾਲਾ ਬੰਦੈ, ਬੈਗਲੂ (ਦੇਸੀ 
ਸ਼ਰਾਬ) ਦੀਆਂ ਦੋ ਬੋਤਲਾਂ ਨਾਲ ਕੌਮ ਸਰ ਜਾਣੈ । 

ਟੈਕਸੀ ਲਈ, ਅੰਗਰੇਜ਼ੀ ਠੇਕੇ ਵਲੋਂ” ਹੁੰਦੇ ਹੋਏ--ਸਾਰੇ ਮੇਰੇ ਕਮਰੇ 'ਚ 
ਆ ਗਏ । 

ਗਲਾਸ ਧੋ ਕੇ ਅਜੇ ਮੇਜ਼ 'ਤੇ ਰੱਖੇ ਹੀ ਸਨ -'ਬੱਸ ਛੋਟੇ ਛੋਟੇ ਦੋ ਪੈੱਗ--।' ਜੇਖੋ” 
ਸਾਹਿਬ ਨੇ ਪਹਿਲਾਂ ਹੀ ਆਏਸ਼ ਦੇ ਦਿੱਤਾ । 'ਹੁਣ ਸਰੀਰ ਝੱਲਦਾ ਨੀ ।' ਉਹ ਕੁਝ ਰੁੱਕ 
ਬੋਲੋਂ । ਪੱਗ ਲਾਹ ਕੇ ਮੋਜ਼ ਤੇ ਰੱਖ ਲਈ । 

ਮੀਟਿੰਗ 'ਚ ਪੜ੍ਹੀਆਂ ਕਵਿਤਾਵਾਂ ਬਾਰੇ ਚਰਚਾ ਹੋਣ ਲੱਗੀ । ਪਰਮਜੀਤ ਦੀ 
ਕਵਿਤਾ 'ਤੇ ਆਲੋਚਨਾ ਹੋਣ ਲੱਗੀ । ਫਿਰ ਪੰਜਾਬ ਦੀਆਂ ਚੋਣਾਂ ਤੋਂ ਲੈ ਕੇ ਭਾਸ਼ਾ ਵਿਭਾਗ 
ਦੇ ਸਮਾਗਮ ਤੱਕ ਗੱਲਾਂ ਹੋਈਆਂ । ਪਤਾ ਲੱਗਿਆ ਡਾ. ਅਤਰ ਸਿੰਘ ਨੂੰ ਭਾਸ਼ਾ ਵਿਭਾਗ 
ਦੇ ਵਤੀਰੇ 'ਤੇ ਇਤਰਾਜ਼ ਹੈ--ਇਸੇ ਕਰਕੇ ਉਹ ਸਮਾਗਮ 'ਤੇ ਨਹੀ“ ਆਇਆ । ਸੋਧੋ“ 
ਨੈ ਆਖਿਆ--'ਸੈਂ ਤਾਂ ਆਇਆ ਏਸੇ ਕਰਕੇ ਸੀ ਕਿ ਉਹ ਆਏਗਾ ।' ਵਿਚੋ ਰੂਸ, ਚੀਨ 
ਦੇ ਇਨਕਲਾਬਾਂ ਦੀ ਗੱਲ ਆ ਜਾਂਦੀ ਸੀ । ਪਰਮਜੀਤ ਮਾਰਕਸਵਾਦ ਦੀ ਕੜੀ ਸੂਝ 
ਰੱਖਦਾ ਹੈ । ਕੁਝ ਵਿਚਾਰਾਂ ਤੇ ਦੋਨੋ' ਝੜਪੇ ਵੀ - ਕਦੇ ਕਦੇ ਸੋਖੋ' ਝੁੱਜਲਾਏ ਵੀ । ਫਿਰ 
ਵਿਸ਼ਾ ਬਦਲ ਕੇ ਸਾਹਿਤ ਵਲ ਆ ਗਏ । 

-ਸੇਥੋ' ਸਾਹਬ ਤੁਸੀ' ਪੁਸਤਕਾਂ ਦੇ ਅਨੁਵਾਦ ਤੇ ਇਉ!” ਸਮਾਗਮਾਂ 'ਤੇ ਪਰਚੇ 
ਪੜ੍ਹਨੇ-ਪੈਸੇ ਲਈ ਕਰਦੇ ਓ--।' ਸ਼ਾਇਦ ਥਿੰਦ ਨੇ ਪੁੱਛਿਆ । ਫੇਰ ਨਾਲ ਹੀ ਬੋਲਿਆ, 
-”'ਕਿ ਸਾਹਿਤ ਸੇਵਾ ਲਈ--?' 

ਕਾਹਦੀ ਸੇਵਾ--? ਐਸ ਉਮਰ 'ਚ ਸੇਵਾ ਲਈ ਕੋਈ ਧੱਕੇ ਖਾਂਦੈ--ਪੈਸੋ ਲਈ 
ਕਰਦਾਂ, ਆਪਣੀ ਰੋਟੀ ਲਈ--1' ਸੇਖੋ' ਨੇ ਠੋਕਵਾਂ ਉੱਤਰ ਦਿੱਤਾ । 

--ਸੇਖੋ' ਸਾਹਬ ਤੁਹਾਡੀ ਉਮਰ ਦੇ ਸਾਰੇ ਸਾਹਿਤਕਾਰ ਅਮ੍ਰਿਤਾ ਬਾਰੇ ਬੜਾ ਕੁਝ 
ਉਛਾਲਦੇ ਰਹਿੰਦੇ ਐ...।' ਮੈ ਗੱਲ ਕੀਤੀ । 

-ਬਈ ਹੁਣ ਸ਼ਰਾਬੀ ਤੋਂ ਇਸ ਵਿਸ਼ੇ 'ਤੇ ਕੁਝ ਨਾ ਪੁਛ:,: ਹੋ ਉਹ 


ਸਿਰਜਣਾ 63 


ਨਕਲੀ ਦੰਦ ਪੂਰੇ ਵਿਖਾ ਕੇ ਹੱਸ ਪਏ । ਭੇਦ ਭਰਿਆ ਹਾਸਾ--ਜਾਣੀ ਦੂਸਰੇ ਨੂੰ ਕੋਈ 
ਵਹਿਮ ਬਣਿਆ ਰਹੇ । 

ਫਿਰ ਰੋਟੀ ਖਾਣ ਚਲੇ ਗਏ । ਪਰਮਜੀਤ ਅਤੇ ਥਿੰਦ ਸਵੇਰੇ ਮਿਲਣ ਦਾ ਕਰਾਰ 
ਕਰਕੇ ਵਿਛੜ ਗਏ ਤੇ ਅਸੀ' ਕਮਰੇ 'ਚ ਆ ਗਏ । 

ਨੌਂਢ ਕਾਫ਼ੀ ਸੀ । ਪਰ ਵਿਸਕੀ ਦੇ ਨਸ਼ੇ 'ਚ ਸੇਖੋ' ਸਾਹਬ ਕੌਬਲ 'ਚ ਸੌਣ ਲਈ 
ਰਾਜ਼ੀ ਹੋ ਗਏ । 

ਬੱਤੀ ਬੁਝਾ ਕੇ ਪਿਆਂ ਨੂੰ ਅਜੇ ਅੱਧਾ ਕੁ ਘੰਟਾ ਹੋਇਆ ਹੋਵੇਗਾ, ਸੋਖੋ' ਸਾਹਿਬ 
ਉੱਚੀ ਸਾਰੀ ਬੋਲੇ--'ਬਲਦੇਵ ਰਜਾਈ ਦੇ--ਠੰਢ ਖਾਸੀ ਐ ।” ਮਨ "ਚ ਆਈ ਆਖਾਂ, 
ਅਜੇ ਰਜ਼ਾਈ ਲੈਣ ਦੀ ਆਦਤ ਛੱਡੀ ਨ੍ਹੀ । ਪਰ ਮੈ ਅੰਦਰੇ ਹੀ ਹੱਸ ਉਹਨਾਂ ਨੂੰ 
ਰਜਾਈ ਦੇ ਦਿੱਤੀ । 

ਤੜਕੇ ਸਾਢੇ ਕੁ ਚਾਰ ਵਜੇ ਜਾਗ ਕੇ ਉਹਨਾਂ ਬੈੱਡ-ਟੀ ਪੀਣ ਦੀ ਇੱਛਾ 
ਪ੍ਗਟਾਈ । ਡੱਬਿਆਂ 'ਚ ਚਾਹ ਨਾਂ ਖੰਡ । ਪਾੜ੍ਹੋ (ਮੁਹੱਲੇ) ਦੇ ਇਕ ਦੁਕਾਨਦਾਰ ਨੂੰ 
ਜਗਾਉਣਾ ਪਿਆ । ਦੁੱਧ ਰਾਂਤ ਦਾ ਹੀ ਪਿਆਂ ਸੀ । ਇਕ ਪੂਰਾ ਗਲਾਸ ਭਰਿਆ ਮੋਜ਼ `ਤੇ 
ਰੱਖ ਕੇ ਮੈ ਸੇਖੋਂ ਨੂੰ ਉਠਾਇਆ । ਪਹਿਲਾਂ ਉਹ ਬੈੱਡ-ਟੀ ਦੇ ਭਰੇ ਗਲਾਸ ਵਲ ਝਾਕੇ, 
ਫਿਰ ਸਿਰ ਦੇ ਖਿਲਰੇ ਵਾਲਾਂ 'ਚ ਖੁਰਕ ਕਰਦਿਆਂ ਮੇਰੀ ਵਲ । 

ਚਾਹ ਪੀ'ਦਿਆਂ ਪੀ'ਦਿਆਂ ਹੀ ਉਹਨਾਂ ਗਰਮ ਪਾਣੀ ਨਾਲ ਨਹਾਉਣ ਲਈ ਮਨ 
ਬਣਾਇਆ । ਕੁਝ ਦੇਰ ਬਾਅਦ ਉਹ ਗੁਸਲਖ਼ਾਨੇ 'ਚ ਨਹਾਉਣ ਲਈ ਜਾਣ ਲੱਗੇ ਤਾਂ 
ਉਹਨਾਂ ਨੂੰ ਕੁਝ ਯਾਦ ਆ ਗਿਆ--'ਬਈ ਆਪਣਾ ਤੌਲੀਆ ਹੋਟਲ 'ਚ ਰਹਿ ਗਿਆ-- 
ਯਾਦ ਕਰਾ ਦੀ' ।' ਆਖ ਕੇ ਉਹਨਾਂ ਗੁਸਲਖਾਨੇ ਦਾ ਦਰਵਾਜ਼ਾ ਬੈਦ ਕਰ ਲਿਆ । 

--ੇਖੋਂ ਸਾਹਿਬ ਨ੍ਹੋਣ ਤੋਂ ਮਗਰੋਂ ਵੀ ਚਾਹ ਪੀਣੀ ਹੋਊ । 

__ਆਰੋ---'ਅੰਦਰੋ' 'ਵਾਜ ਆਈ--'ਪਰ ਓਨੀ ਨ੍ਰੀ--ਥੋੜੀ ਥੋੜੀ-- 

ਨਹਾ ਕੇ, ਚਾਹ ਪੀਕੇ ਤਾਜ਼ਾ ਦਮ ਹੋਏ ਤਾਂ ਉਹ ਕਦੇ ਮੇਜ਼ ਉਪਰ ਕਦੇ ਹੇਠਾਂ, ਕਦੇ 
ਆਸੇ ਪਾਸੇ ਕੁਝ ਲੱਭਣ ਲੱਗੇ । ਫ਼ਿਰ ਫ਼ਿਕਰ ਨਾਲ ਬੋਲੋ; --ਬਲਦੇਵ ਐਥੇ ਦੰਦ ਪਏ 
ਸੀ?' ਮੈ' ਵੀ ਹੈਰਾਨ । ਦੈਦ ਮੇਜ਼ ਉਪਰ ਰੱਖੇ ਸਨ ਤਾਂ ਗਏ ਕਿਧਰ ? ਕਿਤੇ ਕੋਈ 
ਚੂਹਾ ਤਾਂ ਨੀ...? ਇਧਰ ਉਧਰ ਦੇਖਿਆ ਦੇਦ ਅਲਮਾਰੀ 'ਚ ਰੱਖੇ ਮਿਲ ਗਏ । ਸ਼ਾਇਦ 
ਉਹ ਅਲਮਾਰੀ _'ਚ ਰੱਖ ਕੇ ਭੁੱਲ ਗਏ ਸਨ । ਮੈ ਹੱਸ ਕੇ ਆਖਿਆ--'ਥੋਡੇ ਆਂਗੂ ਦੇਦ 
ਵੀ ਸ਼ਰਾਬੀ ਹੋਏ ਫਿਰਦੇ ਰਹੇ ਰਾਤ, ਪਾਲਾ ਲਗਦਾ ਹੋਊ, ਅਲਮਾਰੀ 'ਚ ਚਲੇਂ ਗਏ--1' ਤੇ 
ਉਹ ਬਿਨਾਂ ਦੰਦਾਂ ਤੋ ਬੋੜੇ ਮੂੰਹ ਨਾਲ ਹੱਸ ਪਏ । 

ਦੰਦ ਫਿੱਟ ਕਰਕੇ, ਦਾੜ੍ਹੀ ਦੀ ਗੁੱਟੀ ਕਰਕੇ ਉਹਨਾਂ ਮੇਜ਼ 'ਤੇ ਪਈ ਕਿਤਾਬ 'ਪੂਰਬ 
ਦੀਆਂ ਕਿਰਨਾਂ' ਚੁੱਕ ਲਈ । ਪੁਸਤਕ ਹੋਰ ਨੇੜੇਂ ਅੱਖਾਂ ਕੋਲ ਕਰਕੇ ਪੜ੍ਹਨ ਲੱਗੇ । ਮੈ 
ਸਾਧਾਰਣ ਹੀ ਉਹਨਾਂ ਵਲ ਝਾਕਿਆ । ਐਨਕ ਵਿਚ ਇਕ ਪਾਸੇ ਦਾ ਸ਼ੀਸ਼ਾ ਨਹੀਂ ਸੀ । 
ਮੋਜ਼ 'ਤੇ ਦੇਖਿਆ--ਸ਼ੀਸ਼ਾ ਉਥੇ ਹੀ ਪਿਆਂ ਰਹਿ ਗਿਆ ਸੀ । ਮੈ” ਚੁੱਕ ਕੇ ਆਖਿਆਂ -- 
'ਜੇਖੋਂ ਸਾਹਬ ਇਕ ਪਾਸੇ ਦਾ' ਸ਼ੀਸ਼ਾ ਤਾਂ ਆਹ ਪਿਐ !' ਪਹਿਲਾਂ ਉਹ ਹੈਰਾਨ ਹੋਏ । 


64 ਸਿਰਜਣਾ 


ਫਿਰ ਐਨਕ ਲਾਹ ਕੇ ਵੇਖੀ । ਫੋਰ ਛਿੱਥਾ ਜਿਹ! ਪੈ ਕੇ ਹੱਸ ਪਏ--'ਇਹ ਵੀ ਆਪਾਂ 
ਕਸੌਣੈ ਕਿਤੋ'--।' 

ਫਿਰ ਉਹ ਹੌਲੀ ਹੌਲੀ ਤਿਆਰ ਹੋਣ ਲਗ ਪਏ । 

ਘਰੋ ਬਾਹਰ ਆ ਕੇ ਕੁਝ ਦੇਰ ਧੁੱਪ ਸੇਕਦੇ ਰਹੇ । ਫੁੱਟਪਾਥ 'ਤੇ ਸੇਖੋ' ਸਾਹਬ ਨੇ 
ਜੁੱਤੀ ਪਾਲਿਸ਼ ਕਰਵਾਈ । ਫਿਰ ਜੈਰ ਕਰਨ ਵਾਲਿਆਂ ਵਾਂਗ ਟਹਿਲਦੇ ਹੋਏ ਉਹਨਾਂ 
ਆਖਿਆ=-'ਕਿਤੇ ਨਾਸ਼ਤਾ ਕਰੀਏ--।' 

--'ਅੱਜ ਬੈਗਾਲੀ ਨਾਸ਼ਤਾ ਕਰਾਵਾਂ ਸੋਖੋ' ਸਾਹਬ ?' 

--'ਨਾਸ਼ਤਾ ਤਾਂ ਅੰਗਰੇਜ਼ੀ ਕਰਾਂਗੇ--।' ਦਾਖ਼ੇ ਪਿੰਡ ਦਾ ਜੱਟ ਝੱਟ ਬੋਲਿਆ । 

ਬਾਅਦ ਵਿਚ ਸਾਰੇ ਭਾਸ਼ਾ ਵਿਭਾਗ ਦੇ ਪ੍ਰੋਗਰਾਮਾਂ ਵਿਚ ਰੁੱਝ ਗਏ ' ਸਤਿਕਾਰਯੋਗ 
ਵਿਦਿਆ ਮੰਤਰੀ ਪੰਜਾਬ ਸਾਹਿਤਕ ਸਮਾਗਮ 'ਤੇ ਆਣ ਕੇ ਗੁਰਦੁਆਰਿਆਂ ਵਿਚ ਸਿਰੋਪਾਇ 
ਲੈਦੇ ਰਹੇ --'ਬੋਲੇ ਸੋ ਨਿਹਾਲ' ਦੇ ਨਾਹਰਿਆਂ 'ਚ ਭਾਸ਼ਣ ਦਿੰਦੇ ਰਹੇ ਤੇ ਸੇਖੋ' ਸਾਹਬ 
ਅਤੇ ਹੋਰ ਵਿਦਵਾਨ ਗੋਸ਼ਟੀਆਂ ਵਿਚ ਪਰਚੇ ਪੜ੍ਹਦੇ ਰਹੇ--ਬਹਿਸਾਂ ਕਰਦੇ ਰਹੇ, ਕਹਾਣੀ 
ਦਰਬ'ਰ --ਕਵੀ ਦਰਬਾਰ ਦੀਆਂ ਪ੍ਰਧਾਨਗੀਆਂ ਕਰਦੇ ਰਹੇ । 

ਫਿਰ ਤਾਂ ਇਹ ਵੀ ਪਤਾ ਨਹੀ ਲੱਗਿਆ--ਪ੍ਰੋਗਰਾਮਾਂ ਦੇ ਰਝੇਵਿਆਂ ਦੀ ਭੀੜ 
ਵਿਚ ਉਹ ਕਦੋਂ, ਕਿਹੜੀ ਗੱਡੀ ਵਾਪਜ ਪੰਜਾਬ ਚਲੋ ਗਏ । ਕਈ ਦਿਨ ਮੈ ਆਪਣੇ 
ਕਮਰੇ ਨੂੰ ਮੰਦਰ ਵਾਂਗ ਕਲਪਦਾ _ਰਹਿਆ--ਜਿਥੇ ਉਹ ਇਕ ਰਾਤ ਗੁਜ਼ਾਰ ਕੇ 
ਗੋਏ ਹਨ । 

[23/1 ਚੈਦਰ ਨਾਖ ਚੈਟਰਜੀ ਸਟਰੀਟ, ਕਲਕੱਤ-700025] 


ੂ ਦਲ ਦਲ ਦੱਲ ਲਖ 


ਸਿਰਜਣਾ ਦੇ ਐਡਰੈਸ ਵਿਚ ਤਬਦੀਲੀ 


ਸਿਰਜਣਾ ਦਾ ਦਫ਼ਤਰ 1197, ਸੈਕਟਰ 15-ਬੀ ਤੋ ਬਦਲਕੇ 
1023, ਸੈਕਟਰ 38-ਬੀ, ਚੰਡੀਗੜ੍ਹ ਵਿਚ ਆ ਗਿਆ ਹੈ । ਇਸ 
ਲਈ ਲੇਖਕਾਂ, ਪਾਠਕਾਂ ਤੇ ਏਜੰਟਾਂ ਨੂੰ ਬੇਨਤੀ ਹੈ ਕਿ ਉਹ ਅਗਾਂਹ 
ਤੋ ਸਾਰਾ ਪੱਤਰ-ਵਿਹਾਰ ਨਵੇ' ਪਤੇ ਉਤੇ ਕਰਿਆ ਕਰਨ । ਨਵਾਂ 
ਪਤਾ ਹੈ : 

ਸਿਰਜਣਾ, 1023, ਸੈਕਟਰ 38-ਬੀ, ਚੈਡੀਗੜ੍ਹ-160023 


ਸਿਰਜਣਾ 65 


ਅੱਜ ਸਵਤੈਤਰੜਾ`ਦੀ 31ਵ- ਵਰ੍ਹ -ਗੰਢ 
ਦੇ ਅਵਸਰ ਤੇ, ਭਾਰਤ ਦਾ ਪਹਿਰੇਦ'ਰ 
ਰਾਜ, ਪੋਜਾਬ ਇਕ ਵਾਰ ਵਿਰ ਦੇਸ਼ ਵਾਸਆਂ 
ਦੀ ਸੇਵ' ਦਾ ਪੁਣ ਲੈੱਦਾ ਹੈ । ਮਾਤਰ 

ਤੂਮੀ ਦੀ ਮੁਰੱਖਿਆ ਲਈ ਪੰਜਾਬ ਦੀ 
ਤੂਮਿਕਾ ਉਂਨੀ ਹੀ ਗੌਰਵਸਾਲੀ ਰਹ 

ਹੈ ਜਿੰਨੀ ਰਾਸਟਰ ਨੂੰ ਖੁਰਾਕ ਪਦਾਰਥ 
ਮੁਹਈਆ ਕਹਨ ਦੀ । ਪੰਜਾਬ ਆਪਣੇ 


ਇਮ'ਨਦਾਰ ਅਤੇ ਮਿਹਨਤ) ਨਾਗਰਿਕ" !। 
ਸਹ ਲਈ ਕੌਈ ਵੀ ਕੈਮ ਮੁਸਕਿਲ - ਦੀ 


ਨ 


: ਮਾਣੋ ਮਹਿਸੂਸ ਕਰਦਾ ਹੈ ॥ 


66 


ਸਿਰਜਣਾ 


ਸੁਖਚੈਨ ਮਿਸਤਰੀ 
ਦੋ ਕਵਿਤਾਵਾਂ 


ਭੂਤ-ਤੈਤਰ 
ਕਾਲੇ ਦਿਨਾਂ ਦਾ ਇਤਿਹਾਸ ਸਾਨੂੰ ਫੁੱਲ ਵਾਂਗ ਪੇਸ਼ ਕੀਤਾ ਗਿਆ 
ਪਰ ਉਹ ਖੰਜਰ ਵਾਂਗ ਸਾਡੀ ਹਿੱਕ 'ਚ ਖੁਭ ਗਿਆ 


ਉਹ ਪੱਚੀ ਵਰ੍ਹਿਆਂ ਤੋ ਪਵਿੱਤਰ ਆਖੀ ਜਾਂਦੀ 
ਕਿਤਾਬ ਦੀਆਂ ਧਾਰਾਵਾਂ ਖੰਭਾਂ ਵਾਂਗ 

ਹੌਲੀ ਹੌਲੀ ਕੱਟਦੇ ਆ ਰਹੇ ਨੇ 

ਇਸ ਵਾਰ ਉਹਨਾਂ ਨੇ ਖੰਭ ਮਰੋੜ ਤੇ ਆਖਿਆ ? 
ਇਸ ਮੁਲਕ 'ਚ ਸਿਰਫ਼ ਭੂਤ-ਤੇਤਰ ਹੀ ਚਲੇਗਾ 
ਬੱਚਿਆਂ ਲਈ ਬਰਖੁਰਦਾਰਾਂ ਲਈ 

ਸੇਵਾਦਾਰਾਂ ਤੇ ਸਰਦਾਰਾਂ ਲਈ 

ਸਿਹਤਮੰਦਾਂ ਤੇ ਬੀਮਾਰਾਂ ਲਈ 

ਕਾਮਿਆਂ ਤੇ ਕਾਰਖਾਨੇਦਾਰਾਂ ਲਈ 

ਇਸ ਦੇਸ਼ 'ਚ ਸਿਰਫ਼ ਭੂਤ-ਤੰਤਰ ਹੀ ਚਲੇਗਾ । 


ਬੁੱਢੀਆਂ ਤੇ ਮੁਟਿਆਰਾਂ ਲਈ 

ਕਵੀਆਂ ਤੇ ਕਾਰਖਾਨੇਦਾਰਾਂ ਲਈ 

ਬੈਦਿਆਂ ਤੇ ਮੁਰਦਾਰਾਂ ਲਈ 

ਇਸ ਦੇਸ਼ 'ਚ ਸਿਰਫ਼ ਭੂਤ-ਤੌਤਰ ਹੀ ਚਲੇਂਗਾ । 


ਨ... 


ਹਰ ਰੁੱਖ 'ਤੇ ਸੋਨੋਂ ਦੀ ਚਿੜੀ ਚਹਿਚਹਾਏਗੀ 
ਹਰ ਘਰ ਦੀ ਦਹਿਲੀਜ਼ ਦੁੱਧ ਦੀ ਨਦੀ 
ਬਿਨ-ਪੁੱਛੇ ਲੰਘ ਆਏਗੀ 

ਹਰ ਪੌਣ ਭੂਤ-ਤੌਤਰ ਦੇ ਗੁਣ ਗਾਏਗੀ । 


ਤੁਹਾਡੀ ਜੇਬ ਕੱਟੀ ਜਾਣ ਤੋ' ਬਾਅਦ 
ਨੇਤਾ ਲੋਕ ਆਉਣਗੇ 
ਤੁਹਾਡੀ ਸੁਰੱਖਿਆ ਦਾ ਪੂਰਾ ਬੈਦੋਬਸਤ ਕਰਕੇ ਜਾਣਗੇ । 


ਸਿਰਜਣਾਂ 


67 


ਮੁਲਕ `ਚ ਮੁੱਦਤਾਂ ਦੀ ਇੰਤਜ਼ਾਰ ਬਾਅਦ 
ਹੈਟਰ-ਰੁੱਤ ਆਈ ਹੈ 
ਹੰਟਰ-ਰੁੱਤ ਵਿਚ ਸਿਰਫ਼ ਭੂਤ-ਤੌਤਰ ਹੀ ਚਲੇਗਾ । 6 


ਮਿਰਜ਼ਾ ਯਾਰ 


ਇਨ੍ਹਾਂ ਦੀ ਚਰਖੜੀ ਨੇ ਪਿੰਜ ਦਿੱਤਾ ਹੈ ਮਿਰਜ਼ੇ ਯਾਰ ਦਾ ਚੰਦ ਜਿਹਾ ਚਿਹਰਾ 
ਬਾਲ) ਮਨ ਦੇ ਦੁਮੇਲ 'ਤੇ ਉਭਰ ਆਈਆਂ ਨੇ ਆਬਾਦੀ ਦੇ ਹਾਰ ਨਾਲ ਹੂਗਦੀਆਂ 
ਤੀਸਰੀ ਦੁਨੀਆਂ ਦੇ ਮੁਲਕਾਂ ਦੀ ਸਰਹੱਦਾਂ 

ਨਵੇ ਜੈਮੇ ਬੱਚਿਆਂ ਨੂੰ ਸਲਾਮੀ ਦਿੰਦੇ ਨੇ ਰੂੜੀਆਂ 'ਤੇ ਉਡਦੇ ਚੀਥੜੇ 

ਰਾਜ ਭਵਨਾਂ 'ਚੋ' ਕੂੰਜਾਂ ਵਾਂਗ ਨਿਕਲੀਆਂ ਖ਼ਬਰਾਂ 

ਪਿੰਡਾਂ ਦਿਆਂ ਕੱਚਿਆਂ ਬਨੇਰਿਆਂ ਉਪਰੋਂ” ਦੀ ਬੋਜਰ ਬੱਦਲ ਵਾਂਗ ਲੰਘਦੀਆਂ 
ਝੂਠੇ ਬੋਲਾਂ ਸੈਗ ਵਰਚਾਉ”ਦੀਆਂ ਵਿਲਕਦੇ ਬੱਚਿਆਂ ਤਾਈ' ਸੁਆਣੀਆਂ 

ਜਿਉ” ਰਾਤਾਂ ਸੁਆਉਣ ਲੌਰੀ ਸੁਣਾਉਣ ਆਖਣ ਸੌ" ਜਾ ਖਰੂਦੀ ਪਾਣੀਆਂ 


ਮਿਰਜ਼ਾ ਯਾਰ ਨਾ ਉਦਾਸ ਹੈ ਨਾ ਹੀ ਖੁਸ਼ਗਵਾਰ 
ਹੁਣ ਬੱਸ ਦਿਨ ਕਟੀ ਕਰਦਾ ਹੈ ਰੋਜ਼ ਮਰਗ ਦੀ ਮੌਤ ਮਰਦਾ ਹੈ 
ਨਾ ਤੀਰ, ਨਾ ਜੰਡ, ਨਾਂ ਬੱਕੀ, ਨਾ ਸਾਹਿਬਾਂ 
ਕੌਨ ਨੇਤਾਵਾਂ ਦੇ ਲੰਡਰ ਭਾਸ਼ਣਾਂ ਦਾ ਪਾਣੀ ਭਰਦੇ ਨੇ 
ਹੱਥ ਦਫ਼ਤਰਾਂ 'ਚ ਕੁਝ ਕਾਗਜ਼ ਕਾਲੇ ਕਰਦੇ ਨੇ 
ਬੋਲ ਜਿਉ” ਉਖੜੀ ਘੰਟੀ ਦੀ ਟੁਣਕਾਰ 
ਮਨ ਮੌਤ ਦੀ ਹਾਹਾਕਾਰ, ਤਕ ਹਾਕਮ ਦੇ ਦਰਤਾਰ 
ਸਦੀਵੀ ਪਹਿਰੇਦਾਰ । 
ਇਉ' ਬੈਦੇ ਨੂੰ ਘੇਰੇ ਯਾਰੋ ਹੋਣੀ ਤੇ ਸਰਕ'ਰ 
ਹੱਡਾਰੋੜੀ ਵਿਚ ਜਿਉ” ਮੌਤ ਖਾਏ ਮੁਰਦਾਰ । 
[3 
[ਰਾਹੀਂ : ਰਵਿੰਦਰ ਰਤਨ, ਡੀਪਾਰਟਮੈੱਟ ਆਫ਼ ਲੈੱਗੂਏਜਜ਼, ਪੀ. ਏ. ਯੂ, ਲੁਧਿਆਣਾ-141004] 


68 ਸਿਰਜਣਾ 


ਰੌਗ ਮੰਚ 

ਧਮਕ ਨਗਾਰੇ ਦੀ 
ਤੀਹ ਸਤੋਬਰ ਦੀ ਸ਼ਾਮ 
ਚੰਡੀਗੜ੍ਹ ਦੀਆਂ ਨਾਟ-ਸਰਗਰਮੀਆਂ ਦਾ ਕੇ'ਦਰ-ਟੈਗੌਰ ਥੀਏਟਰ 
ਪੇਸ਼ਕਸ਼--ਧਮਕ ਨਗਾਰੇ ਦੀ (ਦੁੱਲੇ ਭੱਟੀ ਦੀ ਲੋਕ-ਕਥਾ 'ਤੇ ਆਧਾਰਿਤ ਨਾਟਕ) 
ਪੇਸ਼ਕਾਰ--ਅੰਮ੍ਰਿਤਸਰ ਸਕੂਲ ਆਫ ਡਰਾਮਾ 

ਬਰੋਂਸ਼ਰ ਅਨੁਸਾਰ ਇਹ ਨਾਟਕ 'ਨਾਟਕ-ਵਰਕਸ਼ਾਪ' ਸਮੋ” ਗੁਰਸ਼ਰਨ ਸਿੰਘ, 
ਅਮਰਜੀਤ ਚੈਦਨ ਤੇ ਸ਼ਹਰਯਾਰ ਦੇ ਸਾਂਝੇ ਯਤਨ ਰਾਹੀ" ਹੋਂਦ ਵਿਚ ਆਇਆ । ਅਤੇ ਉਸੇ 
ਦੌਰਾਨ ਹੀ ਸੁਪ੍ਰਸਿੱਧ ਨਾਟ-ਨਿਰਦੇਸ਼ਕ ਬੌਸ) ਕੌਲ ਦੀ ਨਿਰਦੇਸ਼ਨਾ ਹੇਠ ਤਿਆਰ ਕਰਕੇ 
ਖੇਡਿਆ ਗਿਆ । ਚੰਡੀਗੜ੍ਹ ਵਿਖੇ ਅਤੇ ਸਟੈ'ਡਰਡ ਟੀ. ਵੀ. ਤੇ ਉਸਦੇ ਉਦਮੀ ਮੈਨੇਜਿੰਗ 
ਡਾਇਰੈਕਟਰ ਸ੍ਰੀ ਐਚ. ਐਸ. ਭੱਟੀ ਦੇ ਉਦਮ ਨਾਲ 'ਪੰਜਾਬੀ ਸਭਿਆਚਾਰ ਦੀ ਸੇਵਾ 
ਹਿਤ' ਪੰਜਾਬੀ ਕਲਾ ਕੇ'ਦਰ' ਦੇ ਬੈਨਰ ਹੇਠ ਖੇਡਿਆ ਜਾ ਰਿਹਾ ਇਹ ਨਾਟਕ ਦਾ ਪੰਜਵਾਂ 
ਸ਼ੋਸੀ। 

ਲੌਕ-ਗੀਤਾਂ ਅਤੇ ਲੋਕ-ਨਾਚ ਨੂੰ ਨਾਟਕ ਦੀ ਕਥਾ-ਵਸਤੂ ਦਰਸਾਉਣ ਲਈ ਵਿਸ਼ੇਸ਼ 
ਮਾਧਿਅਮ ਵਜੋ” ਵਰਤ ਕੇ, ਦੁੱਲੇ ਭੱਟ। ਦੀ ਲੋਕ-ਕਥਾ ਵਿਚ ਆਪਣੇ ਅਰਥ ਪਾਉ'ਦਿਆਂ 
ਹੋਇਆਂ-ਲੇਖਕਾਂ ਨੇ ਨਵੇਂ" ਪ੍ਰਸੰਗ ਵਿਚ ਸਾਰਥਿਕ ਅਰਥਾਂ ਦੇ ਸੰਚਾਰ ਹਿਤ ਨਾਟ-ਰੂਪ 
ਤਿਆਰ ਕੀਤਾ ਸੀ । ਇਸ ਨਾਟਕ ਅਨੁਸਾਰ 'ਦੁੱਲਾ ਕਿਸਾਨਾਂ ਦੇ ਹਿਤਾਂ ਲਈ ਲੜਨ 
ਵਾਲਾ ਡਾਕੂ-ਯੋਂਧਾ ਹੈ, ਜੋ ਕਿਸਾਨਾਂ ਦੇ ਆਰਥਿਕ ਹਿਤਾਂ ਲਈ ਲੜਦਾ ਹੈ... ਇਸ ਤਰ੍ਹਾਂ 
ਉਹਦਾ ਵਿਅਕਤੀਗਤ ਵਿਰੋਧ ਮੱਧ ਯੁਗੀ ਚੇਤਨਾ ਦਾ ਕਿਸਾਨੀ ਵਿਦਰੋਹ ਬਣਕੇ ਉਭਰ 
ਰਿਹਾ-ਸਮਾਜਿਕ ਕਿਰਦਾਰ ਨੈ ।' ਇਸਤੋਂ ਵੀ ਅਗੇਰੇ ਇਸ ਕਿਰਦਾਰ ਰਾਹੀ' ਲੇਖਕਾਂ ਨੇ 
ਸਾਡੀ ਅੱਜ ਦੀ ਰਾਜਨੀਤਕ ਤੇ ਸਮਾਜਕ ਸਥਿਤੀ ਨੂੰ ਸਮਝਣ ਅਤੇ ਸੰਘਰਸ਼ ਦੇ ਰਾਹ `ਤੇ 
ਤੁਰ ਰਹੀਆਂ ਜਥੇਬੰਦੀਆਂ ਨੂੰ 'ਦੁੱਲੇ' ਵਾਂਗੂ ਨਾਇਕ ਬਣਨ ਦੀ ਪ੍ਰੇਰਣਾ ਦੇਣ ਦੀ ਕੋਸ਼ਿਸ਼ 
ਕੀਤੀ ਹੈ । 

ਜਿਥੋਂ ਤਕ ਇਸ ਨਾਟਕੀ ਕਥਾ ਵਿਚਲੇ ਸੱਚ ਦਾ ਸੰਬੰਧ ਹੈ-ਉਸ ਨਾਲ ਪੂਰੀ ਪੂਰੀ 
ਸਹਿਮਤੀ ਹੈ । ਇਸਦਾ ਉਦੇਸ਼ ਵੀ ਸਾਰਥਿਕ ਤੇ ਮੌਜੂਦਾ ਸਥਿਤੀ ਵਿਚ ਸੱਚ ਦਾ ਹਾਮੀ 
ਬਣਕੇ ਤੁਰਦਾ ਹੈ । ਪਰ ਇਕ ਨਾਟਕੀ-ਰੂਪ ਵਿਚ ਜਿਥੋ ਤਕ ਲੋਕ-ਗੀਤਾਂ ਅਤੇ ਲੌਕ- 
ਨਾਚ ਨੂੰ ਮਾਧਿਅਮ ਬਣਾਕੇ ਇਸ 'ਸੱਚ ਦੇ ਸੰਚਾਰ' ਦਾ ਪ੍ਰਸ਼ਨ ਹੈ ਉਸ ਬਾਰੇ ਮੈ" ਸਹਿਮਤੀ 
ਨਹੀਂ" ਪ੍ਰਗਟ ਕਰ ਸਕਦਾ । ਜਦੋਂ ਕਿਸੇ ਉਦੇਸ਼ ਲਈ ਨਾਟਕ ਪੇਸ਼ ਹੋ ਰਿਹਾ ਹੋਵੇ ਅਤੇ 
ਸ਼ਖ਼ਸੀਅਤਾਂ ਉਜ ਨਾਲ ਜੁੜੀਆਂ ਰੋਣ ਤਾਂ ਜੋ ਵੀ ਸਾਹਿਤਕ ਜਾਂ ਨਾਟਕੀ ਜੁਗਤ ਵਰਤੋ” 
ਵਿਚ ਲਿਆਂਦੀ ਜਾ ਰਹੀ ਹੋਵੇ ਉਸਦੀ ਸਾਰਥਿਕਤਾ ਉਘੜਕੇ ਸਾਹਮਣੇ ਆਉਂਣੀ ਚਾਹੀਦੀ 
ਹੈ । ਨਾਟਕ ਦੀ ਕਹਾਣੀ ਰਾਹੀ" ਗੱਲ ਸਪੱਜ਼ਟ ਦਰਸਾਈ ਗਈ ਹੈ ਪਰ ਗੀਤਾਂ ਜਾਂ ਨਾਚ 


ਸਿਰਜਣਾ 69 


ਰਾਹੀ' ਨਾ ਤਾਂ ਨਾਟਕੀ ਤੋਰ ਨੂੰ ਹਲੂਣਾ ਮਿਲਿਆ ਹੈ, ਨਾਂ ਕਿਸੇ ਨਾਟਕੀ ਸਥਿਤੀ ਉਪਰ ਹੀ 
ਵਿਸ਼ੇਸ਼ ਰੌਸ਼ਨ] ਪਾਈ ਗਈ ਹੈ । ਸੋ ਉਸ ਤਰ੍ਹਾਂ ਤਾਂ ਅੱਜ ਦੇ ਰੈਗ ਮੰਚ ਦੀ ਜੁਗਤ ਵਿਚ ਮਿਥ, 
ਲੋਕ ਕਥਾਵਾਂ, ਲੌਕ ਗੀਤਾਂ, ਲੋਕ ਨਾਚ ਨੂੰ ਅਪਨਾਉਣ ਦਾ ਚਾਅ ਬਹੁਤ ਵਿਆਪਕ ਰੂਪ 
ਵਿਚ ਸਾਹਮਣੇ ਆ ਰਿਹਾ ਹੈ, ਪਰ ਇਹ ਉਸ ਉਦੇਸ਼ ਨੂੰ ਜੇ ਕਰ ਵਧੇਰੇ ਨਿਸ਼ਚਿਤ ਅਰਥ ਪ੍ਰਦਾਨ 
ਕਰੇ, ਜਾਂ ਅਰਥ-ਸੰਚਾਰ ਵਿਚ ਵਧੇਵੇ ਸਾਰਥਿਕ ਹੋਵੇ ਤੇ ਬਹੁਤ ਵਧੀਆ ਗੱਲ ਹੈ, ਨਹੀ ਤੇ 
ਮਹਿਜ਼ ਫੈਸ਼ਨ-ਨੁਮਾ ਪ੍ਰਤੀਤ ਹੁੰਦਾ ਹੈ ਜੋ ਨਿਰਸੰਦੇਹ ਅੰਮਿ੍‌ਤਸਰ ਸਕੂਲ ਆਫ ਡਰਾਮਾ ਤੇ 
ਗੁਰਸ਼ਰਨ ਭਾਅ ਜੀ ਦਾ ਮਨੋਰਥ ਕਦਾਚਿਤ ਨਹੀ” । ਨਾਟਕ ਦੀ ਪੇਸ਼ਕਾਰੀ ਵੱਖਰੇ ਨਾਟਕੀ 
ਮੁਹਾਵਰੇ ਨੂੰ ਪਕੜਨ ਦੇ ਯਤਨ ਵਿਚ ਪ੍ਰਤੀਤ ਹੁੰਦੀ ਹੈ । ਬੈਸੀ ਕੌਲ ਦਾ ਯਤਨ ਪ੍ਰਸੈਸਾ 
ਜੋਗ ਹੈ, ਪਰ ਉਸ ਬੁਲੰਦੀ ਨੂੰ ਨਹੀ ਪਕੜਦਾ ਜੋ ਪਰਾਈ ਕੁਖ ਦੇ ਨਾਟਕ ਨਿਰਦੇਸ਼ਕ ਨੇ 
ਪ੍ਰਾਪਤੀ ਕੀਤੀ ਹੈ । ਸਮੁਚੇ ਰੂਪ ਵਿਚ ਤਾਂ ਨਵੀਆਂ ਨਾਟ ਜੁਗਤਾਂ ਰਾਹੀ' ਉਸਨੇ ਨਵੀਂ" ਮੰਚ 
ਸ਼ੈਲੀ ਰਾਹੀ' ਲੋਕ-ਹਿਤ੍ਰ ਨਾਟਕਕਾਰ ਗੁਰਸ਼ਰਨ ਸਿੰਘ ਹੁਰਾਂ ਨਾਲ ਜੁੜਕੇ ਸਾਰਥਿਕ ਕੌਮ 
ਕੀਤਾ ਹੈ, ਪਰ ਉਦੇਸ਼ ਵਿਚ ਕਿਧਰੇ ਵੀ ਉਹ ਗੁਰਸ਼ਰਨ ਸਿੰਘ ਦੇ ਦੂਸਰੇ ਨਾਟਕਾਂ ਨਾਲੋ” 
ਵਧੇਰੇ ਸਫਲ ਨਹੀ” । 

ਨਵੇ' ਪੁਰਾਣੇ ਅੰਮਿ੍‌ਤਸਰ ਸਕੂਲ ਆਫ ਡਰਾਮਾ ਦੇ ਕਲਾਕਾਰ ਵਖ ਵੇਖ ਪੱਧਰ ਦੇ 
ਕਲਾਕਾਰ ਹਨ । ਇਕ ਪਾਸੇ ਵੇਦ ਸ਼ਰਮ' (ਦੁੱਲਾ ਭੱਟੀ) ਵਰਗਾ ਮੰਝਿਆ ਕਲਾਕਾਰ ਸੀ 
ਜਿਸਨੇ ਆਪਣੇ ਕਿਰਦਾਰ ਨੂੰ ਸਫਲ ਕੀਤਾ, ਅਤੇ ਦੂਸਰੇ ਪਾਸੇ ਮੀਆਂ ਜੀ, ਅਮਲੀ ਵਰਗੇ 
ਕਿਰਦਾਰ ਸਨ ਜੋ ਬਿਲਕੁਲ ਕੱਚੇ ਜਾਪਦੇ ਸਨ । ਨਵਸ਼ਰਨ ਲੱਧੀ ਦੇ ਰੋਲ ਵਿਚ ਉਮਰ” 
ਨਿੱਕੀ ਹੌਣ ਦੇ ਬਾਵਜੂਦ ਪ੍ਰਭਾਵਿਤ ਕਰਦੀ ਸੀ । ਪਰ ਬਾਕੀ ਕੋਈ ਕਲਾਕਾਰ ਨਾਟਕੀ 
ਸਕਰਿਪਟ ਨਾਲੋ ਵਧੇਰੇ ਸਾਰਥਿਕ ਅਰਥ ਨਹੀ ਦੇ ਸਕਿਆ । 

ਇਹ ਨਾਟ-ਰੂਪ ਵਿਧੀ ਅਤੇ ਮੰਚ ਵਿਧੀ ਵਧੀਆ ਤਾਂ ਹੈ, ਪਰ ਜੇਕਰ ਕਲਾਤਮਕ 
ਪ੍ਰਪਕਤਾ ਪੂਰੀ ਤਰ੍ਹਾਂ ਨਿਭਾਈ ਗਈ ਹੋਵੇ । ਨਹੀ ਤਾਂ ਗੁਰਸ਼ਰਨ ਸਿੰਘ ਹੁਰਾਂ ਦੇ ਬਾਕੀ 
ਨਿੱਕੀਆਂ ਟੀਮਾਂ ਨਾਲ ਖੇਡੇ ਗਏ ਨਾਟਕ ਉਦੇਸ਼-ਪੂਰਤੀ ਹਿਤ ਇਸ ਤੋ ਵਧਰੇ ਸਾਰਥਿਕਤਾ 
ਰਖਦੇ ਹਨ । 

[ਲੋਕ ਨਾਬ] 


70 ਸਿਰਜਣਾ 


ਰੀਵੀਊ 
ਜਦੋਂ' ਸਵੇਰ ਹੋਈ [ਨਰਿੰਜਨ ਤਸਨੀਮ] 

“ਜਦੋ ਸਵੇਰ ਹੋਈ” ਤਸਨੀਮ ਦਾ ਸੱਤਵਾਂ ਨਾਵਲ ਹੈ । ਆਪਣੇ ਪਹਿਲੇ ਨਾਵਲਾਂ 
ਵਿਚ ਉਹ ਮਨੋਵਿਗਿਆਨਕ ਯਥਾਰਥਵਾਦ ਦੀ ਪ੍ਰੇਰਨਾ ਔਧੀਨ, ਮਾਨਸਿਕ ਯਥਾਰਥ ਅਤੇ 
ਸਮਾਜਕ ਯਥਾਰਥ ਵਿਚਲੇ ਤਨਾਉ ਨੂੰ ਪੇਸ਼ ਕਰਨ ਵਲ ਰੁਚਿਤ ਰਿਹਾ ਹੈ । ਇਸ ਤਨਾਉ 
ਨੂੰ ਪੇਜ਼ ਕਰਨ ਲਈ ਪਾਤਰ, ਘਟਨਾਵਾਂ ਤੇ ਕਾਰਜ ਖੈਤਰ ਉਹ ਸ਼ਹਿਰੀ ਮਧ-ਸ਼੍ਰੇਣ ਦੇ 
ਜੀਵਨ ਵਿਚੋ" ਚੁਣਦਾ ਸੀ ਅਤੇ ਪਾਤਰਾਂ ਦੇ ਜੀਵਨ ਦੀਆਂ ਭਾਵੁਕ ਬੌਧਿਕ ਗ੍ਰੰਝੂਲਾਂ ਨੂੰ 


=ੜ 
<< 


ਸਮਾਜਕ ਰਿਸ਼ਤਿਆਂ ਦੀ ਕਠੌਰਤਾ ਦੇ ਪ੍ਰਤਿਫਲ ਦੇ ਰੂਪ ਵਿਚ ਚਿਤਵਦਾ ਤੋ ਪੇਜ਼ 
ਕਰਦ ਸੀ । 

ਉਸਦੇ ਨਵੇ' ਨਾਵਲ 'ਜਦੋਂ' ਸਵੇਰ ਹੋਈ' ਨੂੰ ਪੜ੍ਹ ਕੇ ਸਭ ਤੋ" ਪਹਿਲਾ ਅਹਿਸਾਸ 
ਇਸ ਗੱਲ ਦਾ ਹੁੰਦਾ ਹੈ ਕਿ ਇਸ ਵਿਚ ਉਸ ਨੇ ਮਨੋਵਿਗਿਆਨਕ ਯਥਰਥਵਾਦ ਦੀ 
ਆਪਣੀ ਮਨਚਾਹੀ ਗਲਪ ਵਿਧੀ ਅਤੇ ਸ਼ੈਲੀ ਤੋਂ ਬਾਹਰ ਆ ਕੇ ਯਥਾਰਥ ਦੇ ਬਹੁ= 
ਪਾਸਾਰੀ ਤੇ ਬਹੁ-ਪਰਤੀ ਸੱਚ ਦੀ ਅਜ਼ਮਤ ਨੂੰ ਤਸਲੀਮ ਕੀਤਾ ਹੈ । ਨਤੀਜੇ ਵਜੋਂ” 
ਵਸਤੂ ਦਾ ਸੰਗਠਨ ਹੀ ਨਹੀ" ਉਸਦਾ _ਰਚਨਾ ਵਿਧਾਨ ਵੀ ਬਦਲ ਗਿਆ ਪ੍ਰਤੀਤ 
ਹੁੰਦਾ ਹੈ । 

ਬੇਸ਼ਕ ਇਸ ਨਾਵਲ ਵਿਚ ਤਸਲੀਮ ਨੇ ਯਥਾਰਥ ਨੂੰ ਇਸ ਦੀ ਸਮੱਗ੍ਤਾ ਵਿਚ 
ਗ੍ਰਹਿਣ ਕਰਨ ਦਾ ਯਤਨ ਕੀਤਾ ਹੈ । ਇਹੀ ਕਾਰਨ ਹੈ ਕਿ ਇਸ ਨਾਵਲ ਵਿਚ ਉਸਦੀ 
ਗਲਪ=ਦ੍ਰਿਸ਼ਟੀ ਏਨੀ ਸ਼ੈਲੀ ਜਾਂ ਰੂਪ-ਵਿਧਾਨ ਉੱਤੇ ਕੇ'ਦਰਿਤ ਨਹੀ" ਜਿੰਨ ਅਨੁਭਵ ਦੇ 
ਸੱਚ ਉੱਤੇ ਕੇ'ਦਰਿਤ ਹੈ । ਨਤੀਜੇ ਵਜੋਂ ਇਹ ਨਾਵਲ ਕਿਸੇ ਨਵੀਂ ਗਲਪ=-ਵਿਧੀ ਜਾਂ 
ਰੂਪ-ਰਚਨਾ ਦੇ ਜਨਮ . ਦਾ ਏਲਾਨ ਨਹੀ' ਕਰਦਾ ਸਗੋ ਇਤਿਹਾਸ ਦੇ ਵਸਤੂ ਯਥਾਰਥ ਨੂੰ 
ਇਕ ਕਲਾਤਮਕ ਸੰਗਠਨ ਵਿਚ ਪ੍ਰਸਤੁਤ ਕਰਨ ਦੀ ਖ਼ੁਸ਼ਖ਼ਬਰੀ ਦੇ'ਦਾ ਹੈ । 

ਦੇਸ਼ ਦੀ ਆਜ਼ਾਦੀ ਦੇ ਆੰਦੋਲਨ ਦੇ ਦੋਰਾਨ, ਮੁਸਲਮਾਨਾਂ ਵੱਲੋ ਪਾਕਿਸਤਾਨ ਦੀ 
ਜ਼ੋਰ ਫੜਦੀ ਮੰਗ ਤੇ ਇਸ ਮੰਗ ਵਿਚੋਂ ਪੈਦਾ ਹੋਣ ਵਾਲਾ ਫਿਰਕੂ ਤਨਾਉ, ਨਾਵਲ ਦੀ ਕਥਾ 
ਦੇ ਵਿਵੇਕ ਦਾ ਮੂਲ ਸੂਤਰ ਹੈ । ਇਸ ਸੂਤਰ ਵਿਚੋ” ਹੀ ਕਥਾ ਦੇ ਯਥਾਰਥ ਦੀਆਂ ਮੁਖ 
ਘਟਨਾਵਾਂ ਦਾ ਕਾਰਜ ਆਪਣੀ ਗਤੀ ਪ੍ਰਾਪਤ ਕਰਦਾ ਹੈ । 

ਮੁਖ ਪਾਤਰ ਬੀਰੀ, ਨਾਵਲ ਦਾ ਕਥਾ-ਵਾਚਕ ਵੀ! ਹੈ ਅਤੇ ਕੇ'ਦਰੀ ਪਾਤਰ ਵੀ 
ਹੈ। ਨਾਵਲਕਾਰ ਕਥਾ ਦੋ ਸਮੁਚੇ ਯਥਾਰਥ ਨੂੰ ਬੀਰੀ ਦੀ ਚੇਤਨਾ ਵਿਚੋਂ ਗੁਜ਼ਾਰ ਕੇ 
ਪੇਸ਼ ਕਰਦਾ ਹੈ । ਬੀਰੀ ਜਾਂ ਬਲਬੀਰ ਨਿਸਚੇ ਹੀ ਨਾਵਲਕਾਰ ਦੀ ਚੇਤਨਾ, ਉਸਦੇ ਅਨੁਭਵ 
ਅਤੇ ਦ੍ਰਿਸ਼ਟੀਕੋਣ ਦੀ ਪਤਿਨਿਧਤਾ ਕਰਦਾ ਹੈ । ਬਲਬੀਰ ਦਾ ਦਾਦਾ ਜੋ ਭਾਈਆ ਜੀ ਦੇ 
ਨਾਂ ਨਾਲ ਕਹਾਣੀ ਵਿਚ ਵਿਚਰਦਾ ਹੈ, ਭਾਈਆ ਜੀ ਦੀ ਮੁਸਲਮਾਨ ਕਿਰਾਏਦਾਰ ਬੁਢਾਂ 
ਤੇ ਉਸ ਦੀ ਧੀ ਸਲਮਾ, ਜੋ ਬਲਬ।ਰ ਦੀ ਹਾਣਨ ਹੈ, ਨਾਵਲ ਦੇ ਹੋਰ ਉਘੜਵੇ' 


ਸਿਰਜਣਾ 71 


ਪਾਤਰ ਹਨ । 

ਬਲਬੀਰ ਰਾਸ਼ਟਰਵਾਦੀ ਵਿਚਾਰਾਂ ਵਾਲਾ ਨੌਜਵਾਨ ਹੈ ਜੋ ਸੁਤੋਤਰਤਾ ਅੰਦੋਲਨ ਦੇ 
ਜਲੂਸ ਵਿਚ ਪੁਲਸ ਦੀਆਂ ਲਾਠੀਆਂ ਵੀ ਖਾਂਦਾ ਹੈ, ਅਮਨ ਲਈ ਖਤਰਾ ਹੋਣ ਦੇ ਦੋਸ਼ ਵਿਚ 
ਵਲਕੇ ਜੇਲ੍ਹ ਵਿਚ ਵੀ ਸੁੱਟਿਆ ਜਾਂਦਾ ਹੈ ਅਤੇ ਦਸਵੀਂ ਜਮਾਤ ਦਾ ਇਮਤਿਹਾਨ ਨਾਂ ਦੇ 
ਸਕਣ ਬਦਲੋ ਪਾਕਿਸਤਾਨ ਤੋਂ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਪ ਵਿਚ ਪੁੱਜੇ ਸ਼ਰਨਾਰਥੀਆਂ 
ਦੀ ਸੇਵਾ ਵਿਚ ਵੀ ਹਿੱਸਾ ਪਾਂਦਾ ਰੈ । ਪਰੈਪਰਾ ਦੇ ਭਾਵਕ ਮੋਹ ਦੇ ਬਾਵਜੂਦ, ਜੋ ਭਾਈਆਂ 
ਜੀ ਅਤੇ ਆਪਣੇ ਮਾਤਾ ਪਿਤਾ ਬਾਰੇ ਉਸ ਦੀ ਭ'ਵਨਾ ਵਿਚੋ” ਪ੍ਰਗਟ ਹੁੰਦੀ ਹੈ, ਯਥਾਰਥ 
ਬਾਰੇ ਬੀਰੀ ਦੀ ਦਿਸ਼ਟੀ ਵਿਕਾਸਵਾਦੀ ਹੈ । 

ਸਲਮਾ ਦੀ ਨਜ਼ਰ ਵੀ ਭਵਿਖ ਦੇ ਨਿਸਚਿਤ ਸੁਪਨੇ ਨਾਲ ਜੜੀ ਹੋਈ ਹੈ । ਉਹ 
ਬੀਰੀ ਦੇ ਯਥਾਰਥ ਦੀ ਪਰੰਪਰਾ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ । ਉਹ 
ਆਪਣੀ ਸੁਤੰਤਰਤਾ ਦੀ ਭਾਵਨਾ ਨੂੰ ਮੁਸਲਿਮ ਪਾਕਿਯਤਾਨ ਦੇ ਆਦਰਸ਼ ਵਿਚ ਸ'ਕਾਰ 
ਹੁੰਦਿਆਂ ਵੇਖਦੀ ਹੈ । ਬੀਰੀ ਦੇ ਰਾਸ਼ਟਰਵਾਦੀ ਦਿ੍‌ਸ਼ਟੀਕੋਣ ਅਨੁਜਾਰ ਸਲਮਾ ਵਿਚ 
ਵਿਦਰੋਰ ਦੀ ਭਾਵਨਾ ਹੈ । ਪਰ ਜੇ ਬੀਰੀ ਤੇ ਜਲਮਾ ਦੋਹਾਂ ਨੂੰ ਆਜ਼ਾਦੀ ਲ>) ਜ੍ਰਝਦੇ 
ਲੋਕਾਂ ਦੇ ਵਿਆਪਕ ਪਰਿਪੇਖ ਵਿਚ ਵੇਖਣ ਦਾ ਯਤਨ ਕਰੀਏ ਤਾਂ ਸਲਮਾ ਵੱਡੇ ਅੰਦੋਲਨ 
ਦੇ ਅੰਤਰਗਤ ਉਸਲਵੱਟੇ ਲੈ'ਦੇ ਇਕ ਨਵੇ ਅੰਦੋਲਨ ਦੀ ਪ੍ਰਤਿਨਿਧਤ' ਕਰਦੀ ਹੈ । 
ਵਿਦਰੋਹ ਅੰਦਰ ਇਕ ਹੋਰ ਵਿਦਰੋਹ, ਬਗ਼ਾਵਤ ਦਰ ਬਗਾਵਤ ' ਰਾਸ਼ਟਰਵਾਦੀ ਬਗ਼'ਵਤ 
ਅੰਗਰੇਜ਼ ਦੀ ਸਾਮਰਾਜੀ ਹਕ੍ਹਮਤ ਦੇ ਵਿਰੁੱਧ ਹੈ । ਸਲਮਾ ਦੀ ਬਗ਼ਾਵਤ ਇਸ ਤੋ ਇਕ 
ਪੈਰ ਅੱਗੇ, ਭਾਰਤ ਦੀ ਹਿੰਦੂ ਬਹੁਗਿਣਤੀ ਵਿਰੁਧ ਮੁਸਲਮਾਨ ਘੱਟ ਗਿਣਤੀਆਂ ਦੀ 
ਬਗ਼ਾਵਤ ਦੀ ਪੁੰਤੀਕ ਹੈ । ਉਸ ਦਾ ਰੋਹ ਬੜਾ ਸਪਸ਼ਟ ਹੈ ਕਿ 'ਪਾਕਿਸਤਾਨ ਨਾ ਬਣਿਆਂ 
ਤਾਂ ਅਸੀ' ਪਹਿਲਾਂ ਤੋ ਵੀ ਜ਼ਿਆਦਾ ਗੁਲਾਮ ਹੋ ਜਾਵਾਂਗੇ...ਹੁਣ ਅੰਗਰੇਜ਼ਾਂ ਦੇ ਗੁਲਾਮ 
ਹਾਂ, ਫਿਰ ਹਿੰਦੂਆਂ ਦੇ ,ਗੁਲਾਮ ਹੋ ਜਾਵਾਂਗੇ । ਸ਼ੀਰੀਂ ਆਪਾ ਦੀ ਇਹ ਦਲੀਲ ਉਸ ਦੀ 
ਚੇਤਨਾ ਦੀ ਮੂਲ ਪ੍ਰੇਰਨਾ ਹੈ 'ਕਿ ਹਿੰਦੂ ਸਿਖ ਬੈਠੇ ਬਿਠ'ਏ ਮੌਜਾਂ ਕਰਦੇ ਨੇ ਤੇ ਅਸੀ" ਕਰ 
ਕਰ ਕੇ ਮਰ ਰਹੋ ਹਾਂ ।' ਬੀਰੀ ਦਾ ਇਹ ਤਰਕ ਉੱਸ 'ਤੇ ਕੋਈ ਕਾਟ ਨਹੀ” ਕਰਦਾ ਕਿ 
ਕੁਝ ਇਨਸਾਨ ਕੁਝ ਇਨਸਾਨਾਂ ਨੂੰ ਦਬਾ ਰਹੇ ਨੇ, ਨਾਂ ਕਿ ਹਿੰਦੂ ਮੁਸਲਮਾਨਾਂ ਨੂੰ । ਕਿਉਕਿ 
ਸਲਮਾ ਅਨੁਸਾਰ 'ਗੱਲ ਉਹੀ ਏ... ਦਬਣ ਵਾਲੇ ਹਮੇਸ਼ਾ ਮੁਸਲਮਾਨ ਹੀ ਨੇ ।' ਭਾਰਤੀ 
ਰਾਸ਼ਟਰਵਾਦੀ ਸ਼ਕਤੀਆਂ ਅਤੇ ਮੁਸਲਿਮ ਲੀਗ ਦੇ ਨਿਸ਼ਾਨਿਆਂ ਦੇ ਤਨਾਉ ਦੀ ਇਹ 
ਬੜੀ ਸੂਖਮ ਰਮਜ਼ ਹੈ । ਲੇਖਕ ਨੇ ਬੀਰੀ ਦੇ ਰਾਸ਼ਟਰਵਾਦੀ ਉਮਾਹ ਦੇ ਬਾਵਜੂਦ ਇਸ 
ਤਨਾਉ ਦੀ ਰਮਜ਼ ਛੇੜ ਕੇ ਇਤਿਹਾਸ ਦੀ ਦੁਖਦੀ ਰਗ `ਤੇ ਹੱਥ ਰਖ ਦਿੱਤਾ ਹੈ। 

ਮੁਸਲਮਾਨਾਂ ਵਿਚ ਮਧ-ਸ਼੍ਰੇਣੀਆਂ ਦਾ ਵਿਕਾਸ ਬਹੁਤ ਪੱਛੜ ਕੇ ਹੋਇਆ ਸੀ ਅਤੇ 
ਨਤੀਜੇ ਦੇ ਤੌਰ 'ਤੇ ਪੰਜਾਬ ਵਿਚ ਪੈਦਾਵਾਰ ਦੇ ਸਾਧਨਾਂ ਅਤੇ ਵਣਜ ਵਪਾਰ ਉੱਤੇ ਹਿੰਦੂ 
ਸਿਖ ਮਧ=ਸ਼੍ਰੇਣੀਆਂ ਦਾ ਕਬਜ਼ਾ ਏਨਾ ਮਜ਼ਬੂਤ ਹੋ ਚੁਕਾ ਸੀ ਕਿ ਅਕਸਰ ਮਜ਼ਦੂਰ 
ਕਾਰੀਗਰ ਅਤੇ ਖੇਤ-ਕਾਮਿਆਂ ਦੇ ਤਬਕਿਆਂ ਵਿਚ ਸ਼ੁੰਗੜ ਕੇ ਰਹਿ ਗਏ ਸਨ । ਇਸ ਤਰ੍ਹਾਂ 
ਵੋਲੋ ਦਾ ਆਰਥਿਕ ਨਿਜ਼'ਮ ਬਹੁ ਗਿਣੜੀ ਮੁਸਲਮਾਨਾਂ ਨੂੰ ਆਪਣੀ ਤਕਦੀਰ ਨੂੰ ਸੰਵਾਰਨ 


72 ਸਿਰਜਣਾ 


ਦਾ ਕੋਈ ਰਾਹ ਨਹੀਂ ਸੀ ਦੇ'ਦਾ ਜਾਪਦਾ । ਇਸ ਸਥਿਤੀ ਦੀ ਅਸਲੀਅਤ ਬੜੀ ਕਠੋਰ 
ਸੀ। ਆਪਣੀ ਕਿਰਏਦਾਰ ਬੁਢਾਂ ਦੇ ਮਕਾਨ ਦੀ ਛੱਤ ਨੂੰ ਹੱਥੀ' ਲਿੰਬਣ ਵਾਲ) ਭਾਈਆ 
ਜੀ ਦੀ ਮਾਨਵਵਾਦੀ ਭਾਵਨਾ ਤੇ ਖ਼ਧ ਸ਼ਰਣਿਕ ਸਦਾਚਾਰ ਵੀ ਇਸ ਯਥਾਰਥ ਨੂੰ ਬਦਲ 
ਨਹੀ ਸਕਦੇ । ਇਸ ਸਦਾਚਾਰ ਦਾ ਸਾਰਾ ਮਾਨਵਵਾਦ ਆਪਣ) ਪ੍ਰਤੱਖ ਸਹਾਨਭੂਤੀ ਦੇ 
ਬਾਵਜੂਦ ਆਪਣੇ ਹੀ ਆਰਥਿਕ ਹਿਤਾਂ ਦੀ ਪਾਲਣਾ ਕਰਦਾ ਹੈ । ਭਾਈਆਂ ਜੀ ਬੁਢਾਂ 
ਦੇ ਘਰ ਜਾਂ ਕੇ ਵੀ ਛੱਤ ਆਪਣੀ ਹੀ ਲਿੰਬਦੇ ਹਨ । ਕਿਰਏਦਾਰ ਹੋਣ ਦ) ਹੈਸੀਅਤ 
ਵਿਚ ਥੁਢਾਂ ਚੋ'ਦੀਆਂ ਛੱਤਾਂ ਬਾਰੇ ਕੇਵਲ ਸ਼ਿਕਾਇਤ ਹੀ ਕਰ ਸਕਦੀ ਹੈ, ਲਿੰਬੀ ਹੋਈ 
ਛੱਤ ਵਾਲ ਮਕਾਨ ਦੀ ਮਾਲਕ ਕਦੇ ਨਹੀ ਬਣ ਸਕਦੀ । ਤਾਂ ਵੀ ਛੱਤ ਲਿੰਬ ਕੇ ਉਸ 'ਤੇ 
ਅਹਿਜਾਨ ਕੀਤਾ ਜਾ ਰਿਹਾ ਹੈ। ਇਹੀ ਮਧ ਸ਼ਰਣਿਕ ਸਦਾਚਾਰ ਦੇ ਮਾਨਵਵਾਦ ਦਾ 
ਰਹੱਗ ਹੈ । ਭਈਆ ਜੀ ਦਾ ਵਿਹਾਰ ਹਿੰਦੂ ਮਧ ਸ਼੍ਰੇਣੀਆਂ ਦੇ ਸਮੁੱਚੇ ਵਿਹਾਰ ਦਾ ਪ੍ਰਤੀਕ 
ਬਣਕੇ ਇਕ ਵਿਆਪਕ ਯਥਾਰਥ ਵੱਲ ਸੰਕੇਤ ਕਰਦਾ ਹੈ । ਬੀਰੀ ਦਾ ਰਾਸ਼ਟਰਵਾਦ, 
ਕਾਫ਼ੀ ਹਦ ਤਕ ਇਸੇ ਮਧ-ਸ੍ਰੈਣਿਕ ਵਿਹਾਰ ਦਾ ਹੀ ਇਕ ਗਤੀਸ਼ੀਲ ਵਾਧਾ ਹੈ । ਆਪਣੇ 
ਸ਼ਰੈਣਿਕ ਹਿੱਤਾਂ ਦੀ ਸੁਰਖਿਆ ਦੇ ਅਚੇਤ ਅਹਿਸਾਸ ਅਧੀਨ ਉਸ ਨੂੰ ਸਲਮਾ ਦੇ ਹਿਤ ਵੀ 
ਬਾਕੀ ਰਾਸ਼ਟਰ ਦੇ ਹਿੱਤਾਂ ਨਾਲ ਸੁਰਖਿਤ ਪ੍ਰਤੀਤ ਹੁੰਦੇ ਹਨ ਜਦ ਕਿ ਸਲਮਾ ਨੂੰ ਅਸਲੀਅਤ 
ਇਸਦੇ ਵਿਪਰੀਤ ਨਜ਼ਰ ਆਉ'ਦੀ ਹੈ । ਨਤੀਜੇ ਦੇ ਤੌਰ 'ਤੇ ਭਾਰਤ ਤੋ" ਵੱਖਰੇ ਸੁਤੰਤਰ 
ਦੇਸ਼ ਦਾ ਸੁਪਨਾ ਉਸ ਦੀ ਚੇਤਨਾ ਵਿਚ ਐਸੀ ਹਕੀਕਤ ਬਣ ਕੇ ਬੈਠ ਜਾਂਦਾ ਹੈ ਕਿ ਬੀਰੀ 
ਜਾਂ ਵਾਈਆਂ ਜੀ ਦੀ ਕੋਈ ਹਮਦਰਦੀ ਉਸ ਨੂੰ ਇਸ ਆਦਰਸ਼ ਦੀ ਪ੍ਰਾਪਤੀ ਤੋ” ਲਾਂਭੇ 
ਨਹੀ" ਲਿਜਾ ਸਕਦੀ । 

ਅੰਗਰੇਜ਼ ਹਕਹਮਤ ਦੁਆਰਾ ਦੇਸ਼ ਦੀ ਵੰਡ ਦਾ ਫੈਸਲਾ ਤੇ ਇਸ ਦੇ ਫਲ ਸਰੂਪ 
ਪੈਦਾ ਹੋਣ ਵਾਲੇ ਫਿਰਕੂ ਫਸਾਦ, ਤੇ ਵੱਡੇ ਪੈਮਾਨੇ ਉੱਤੇ ਹਿੰਦੂ ਮੁਸਲਿਮ ਆਬਾਦੀ ਦਾ 
ਵਟਾਂਦਰਾ, ਅੰਦਰੇ ਅੰਦਰ ਵਿਸ _ਘੋਲਦੇ ਧਾਰਮਿਕ ਜਨੂਨ ਤੇ ਇਸ ਵਿਚੋਂ ਪੈਦਾ ਹੋਣ 
ਵਾਲੀ ਸੰਪਰਦਾਇਕ ਨਫ਼ਰਤ ਦਾ ਅਤਿ ਘਿਣ'ਉਣਾ ਰੂਪ ਪੇਸ਼ ਕਰਦੇ ਹਨ । ਪਰ ਇਸ 
ਘਟਨਾ ਦੀ ਸਾਰੀ ਵਿਕੌਰਾਲਤਾ ਦੇ ਬਾਵਜੂਦ ਜੋ ਕੁਝ ਵੀ ਵਾਪਰਦਾ ਹੈ ਇੰਤਿਰਸਕ 
ਨ੍ਿਆਇ ਤੋਂ" ਬਾਹਰ ਨਹੀ ਵਾਪਰਦਾ । ਨਾਵਲਕਾਰ ਨੇ ਇਸ ਘਟਨ' ਦੇ ਯਥਾਰਥ ਨੂੰ ਇਸੇ 
ਵਸਤੂਪਰਕ ਦਿ੍‌ਸ਼ਟੀ ਨਾਲ ਹੀ ਵਾਚਿਆ ਤੇ ਪੇਸ਼ ਕੀਤਾ ਹੈ । ਉਸ ਨੇ ਇਹ ਸਾਰਾ ਨਾਟਕ 
ਕਿਸੇ ਸੈਪਰਦਾਇਕ ਭਾਵਕਤਾ ਦੇ ਪ੍ਰਭਾਵ ਅਧੀਨ ਪੇਸ਼ ਕਰਨ ਦੀ ਬਜਾਏ ਨਿਰਲੇਪ ਇਤਿ- 
ਹ'ਸਕ ਦ੍ਰਿਸ਼ਟੀ ਸਹਿਤ ਪੇਸ਼ ਕਰਨ ਦਾ ਸਾਹਸ ਕੀਤਾ ਹੈ । ਇਹ ਸਾਹਸ ਤਸਨੀਮ ਦੀ 
ਗਲਪ ਕਲਾ ਵਿਚ ਵਿਸ਼ੇਸ਼ ਤੌਰ ਤੇ ਧਰਤੀ ਦੀ ਮਹਿਕ ਅਤੇ ਜੀਵਨ _ਦੀ_ਤਾਜ਼ਗੀ ਦਾ 
ਇਕਰਾਰ ਬਣਦਾ ਪ੍ਰਤੀਤ ਹੁੰਦਾ ਹੈ । 

ਵੰਡ ਦਾ ਪ੍ਰਸੰਗ ਸਾਡੇ ਇਤਿਹਾਸ ਦੀ ਐਸੀ ਸੁਲਗਦੀ ਕੜੀ ਹੈ ਕਿ ਇਸਦਾ ਅਨੁਭਵ 
ਸਾਡੀ ਯੁਗ ਚੇਤਨਾ ਦਾ ਅਨਿਖੜ ਅੰਗ ਬਣ ਚੁਕਾ ਹੈ । ਨਰਿੰਜਨ ਤਸਨੀਮ ਇਸ ਸੁਲ- 
ਗਦੀ ਕੜੀ ਬਾਰੇ ਆਪਣਾ ਰਚਨਾਤਮਕ ਚਿੰਤਨ ਯੂਗ ਚੇਤਨਾ ਦੀ ਰੋਸ਼ਨੀ ਵਿਚ ਪੋ ਪੇਸ਼ ਕੀਤਾ 
ਹੈ । ਇਹੀ ਕਾਰਨ ਹੈ ਕਿ ਵੰਡ ਤੋ ਇਕਦਮ ਬਾਅਦ ਵੌਡ ਬਾਰੇ ਰਚੇ ਗਏ ਪੰਜਾਬੀ ਸਾਹਿਤ 


ਸਿਰਜਣਾ, 73 


ਵਾਲੀ ਅਤਿਭਾਵਕਤਾ ਅਤੇ ਸੰਪਰਦਾਇਕ ਦ੍ਰਿਸ਼ਟੀ ਇਸ ਨਾਵਲ ਵਿਚ ਨਿਰਲੇਪ ਇਤਿਹਾ= 
ਸਕ ਦ੍ਰਿਸ਼ਟੀ ਦੇ ਨੇੜੇ ਜਾ ਪਹੁੰਚੀ ਹੈ । ਇਸ ਨਾਵਲ ਤੋ ਸੁਭਾਵਕ ਹੀ ਇਹ ਆਸ ਬੱਝਦੀ 
ਹੈ ਕਿ ਨਾਵਲਕਾਰ ਨਿਕਟ ਭਵਿੱਖ ਵਿਚ ਆਪਣੇ ਤਤਕਾਲਿਕ ਯਥ'ਰਥ ਨੂੰ ਵੀ ਇਸੇ 
ਇਤਿਹਾਸਕ ਦ੍ਰਿਸ਼ਟੀ ਦੇ ਵਿਵੇਕ ਦੁਆਰਾ ਫੜਨ ਅਤੇ ਵਿਅਕਤ ਕਰਨ ਦਾ ਸਾਹਜ 
ਕਰੇਗਾ । 
[ਕਰਮਜੀਤ ਸਿੰਘ] 

ਮੈ" ਦੱਸਾਂਗਾ [ਸੀ. ਮਾਰਕੰਡਾ] 

ਸੀ. ਮਾਰਕੰਡਾ ਜਨਤਾ ਜਗਾਊ ਲੌਕ ਕਵੀ ਹੈ । ਉਸਦੀਆਂ ਕਵਿਤਾਵਾਂ ਵਿਚ ਲੌਕ 
ਪੀੜਾਂ ਦਾ ਅਹਿਸਾਸ, ਇਹਨਾਂ ਦੀ ਨਵਿਰਤੀ ਲਈ ਜੂਝ ਗਏ ਤੇ ਜੂਝ ਰਹੇ ਸੂਰਮਿਆਂ ਨਾਲ 
ਨਿੱਘੀ ਸਾਂਝ ਤੇ ਲੁੱਟੀ ਪੁੱਟੀ ਜਾ ਰਹੀ ਜਨਤਾ ਦੀ ਆਜ਼ਾਦੀ ਤੇ ਖੁਸ਼ਹਾਲੀ ਲਈ ਘੋਲ 
ਕਰਨ ਦੀ ਅੱਗ ਨਾਲੋ” ਵੀ ਤੇਜ਼ ਵੰਗਾਰ ਹੈ । ਉਸਨੂੰ ਲੋਕ ਕਵੀ ਆਖਿਆ ਤੇ ਇਨਕਲਾਬੀ 
ਲੇਖਕ ਗਿਣਿਆ ਜਾ ਸਕਦਾ ਹੈ । 'ਮੈ ਦੱਜਾਂਗਾ' ਨਾਂ ਦੀ ਉਸਦੀ ਕਵਿਤਾ ਪੋਥੀ ਹਰ 
ਪਾਠਕ ਦਾ ਅੰਦਰਲਾ ਹਲੂਣ ਦਿੰਦੀ ਹੈ, ਤੇ ਸਰਮਾਇਆਦਾਰੀ ਨਿਜ਼ਾਮ ਤੇ ਉਸਦੀ ਹਕ੍ਹਮਤ 
ਹੱਥੋਂ ਦਬੀ ਜਾ ਰਹੀ ਜਨਤਾ ਲਈ ਕੁਝ ਨਾ ਕੁਝ ਸੋਚਣ ਤੇ ਕਰਨ ਲਈ ਪ੍ਰੇਰਨਾ ਦਿੰਦੀ ਹੈ । 

ਉਹ ਸਾਹਿਤ ਬੇਅਰਥ ਹੈ ਜੋ ਮਨੁੱਖ ਦੀ ਹੋਂਦ ਦੀਆਂ ਜਿਆਸੀ ਤੇ ਸਮਾਜੀ ਹਾਲਤਾ, 
ਸਮਾਜ ਦੀਆਂ ਸਮਸਿਆਵਾਂ, ਦੇਸ ਦੇ ਭਵਿਖ ਤੇ ਜ਼ਿੰਦਗੀ ਦੇ ਘੁਲ'ਟੀਆਂ ਨਾਲ ਆਪਣੀ 
ਸਾਂਝ ਨਹੀ“ ਪਾਉੱ'ਦਾ ਤੇ ਉਹਨਾਂ ਨੂੰ ਆਪਣਾ ਅੱਗਾ ਸੰਵਾਰਨ ਲਈ ਰਣ ਮੈਦਾਨ ਵਿਚ 
ਨਿਤਰਨ ਲਈ ਨਹੀ ਵੈਗਾਰਦਾ । ਅੱਜ ਸਾਹਿਤ ਦਾ ਸੁਹਜ ਹੀ ਇਹ ਹੈ ਕਿ ਉਹ ਦੁਨੀਆ 
`ਤੇ ਛਾਏ ਹੋਏ ਸਾਮਰਾਜੀ ਤੇ ਸਰਮਾਇਆਦਾਰ ਛੱਪੇ ਤੋ” ਲੋਕਾਂ ਨੂੰ ਨਵਿਰਤੀ ਦੀ ਜਾਗ੍ਰਤਾ 
ਦੇਵੇ । ਮਾਰਕੰਡੇ ਦੀਆਂ ਕਵਿਤਾਵਾਂ ਦੀ ਏਸ ਪੌਥੀ ਵਿਚ ਸਾਹਿਤ ਦਾ ਇਹੋ ਕਿਰਦਾਰ ਫੂਟ 
ਫੁਟ ਪੈੱਦਾ ਹੈ । ਉਸਦੀ ਪਹਿਲੀ 'ਹਲਫੀਆ ਬਿਮਾਨ” ਨਾਂ ਦੀ ਕਵਿਤਾ ਜ਼ਿੰਦਗੀ ਦੇ 
ਵਾਰਿਸਾਂ ਵਲ ਕਵੀ ਦੀ ਸਾਂਝ ਦਰਸਾਉ'ਦੀ ਹੈ ਤੇ ਉਨ੍ਹਾਂ ਦੇ ਚੰਗੇ ਭਵਿਖ ਲਈ ਲਲਕਾਰਾਂ 
ਮਾਰਦੀ ਹੈ । 

ਸਾਡੇ ਦੇਸ ਦਾ ਮਨੁਖ ਸਰਮਾਇਆਦਾਰ ਡਿਕਟੇਟਰਸ਼ਿਪ ਤੋ ਬਹੁਤ ਹੀ ਦੁਖੀ ਤੇ 
ਔਖਾ ਹੈ । ਇਸ ਔਖ ਤੋਂ” ਮਨੂਖ ਅੰਦਰ ਆ ਰਹੀ ਜਾਂਗ ਨੂੰ ਕਵੀ ਮਹਿਸੂਸ ਕਰਦਾ ਹੈ ਤੇ 
ਏਸ ਨਿਜ਼ਾਮ ਤੋ ਮੁਕਤ ਹੋਣ ਲਈ ਹੋਕਾ ਦਿੰਦਾ ਹੈ : 

"ਆਊ ਯਾਰੋ ਜਾਗੀ ਹੋਈ ਅੱਗ ਦੀ ਕਸਮ ਖਾਈਏ” 

ਅੱਗ ਬਣੀਏ ! ਅੱਗ ਖਾਈਏ, ਗਿੱਧਾਂ ਤੋਂ ਜ਼ਿੰਦਗੀ ਬਚਾਈਏ 

ਕਵੀ ਰਣ ਮੈਦਾਨ ਨੂੰ ਗਰਮ ਕਰਨ ਲਈ ਲੌੜੀ'ਦੇ ਸਮੇ' ਨੂੰ ਅਜਾਈ' ਨਹੀ" ਜਾਣ 
ਦੇਣਾ ਚਾਹੁੰਦਾ ਤੇ ਪੁਕਾਰਦਾ ਹੈ : 

"ਹੁਣ ਤਾਂ ਵਕਤ ਆਇਆ ਹੈ, ਚਲੋ ਲੌਕਾਂ ਨੂੰ ਇਹ ਦੱਸੀਫੇ 

ਅਸੀ ਕਿਉ ਮੁੜਕੜੀ'ਮਾਰੀ, ਆਉਧ ਹੈ ਬੀਤਦੀ ਜਾਂਦੀ । 

ਏਥੇ ਹੀ ਬਸ ਨਹੀ, ਉਹ ਲੁਕੇ ਛੁਪੇ ਨਕਸਲੀ ਆਖੇ ਜਾਂਚੇ ਸੰਗਰਾਮੀ ਜ਼ਿੰਦਗੀ ਢੇ 


74 ਸਿਰਜਣਾ 


ਵਾਰਿਸਾਂ ਨੂੰ ਖੁਲ੍ਹੇ ਡੁਲ੍ਹੇ ਹੋ ਕੇ ਲੋਕਾਂ ਅੱਗੇ ਆ ਲੱਗਣ ਲਈ ਵੰਗਾਰਦਾ ਵੀ ਨਹੀਂ" ਜਕਦਾ 1 
“ਹੁਣ ਵਕਤ ਨਹੀ ਕਿ ਜੰਗਲਾਂ ਵਿਚ ਹੀ ਦੜੇ ਰਹੀਏ । 
ਤੇ ਹੁਣ ਇਹ ਠੀਕ ਨਹੀ', ਕਿ ਘੁਰਨਿਆਂ ਤੇ ਕੌ ਦਰਾਂ ਵਿਚ ਹੀ ਵੜੇ ਰਹੀਏ । 
ਅੱਗੇ ਮਾਰਕੇਡਾ ਬੁਰਜੁਆ ਰਾਜਗਰਦੀ ਦੇ ਪਾਏ ਪਵਾੜਿਆਂ ਤੋਂ" ਆਪਣੇ ਪਾਠਕਾਂ ਡੇ 
ਸਰੋਤਿਆਂ ਨੂੰ ਖਬਰਦਾਰ ਕਰਦਾ ਲਿਖਦਾ ਹੈ : 
ਹੋ ਧਰਤੀਏ ! ਹੁਸ਼ਿਆਰ ! ਹੁਸ਼ਿਆਰ ! 
ਹੁਣ ਕਰਾਂਗੇ ਹਰ ਜਬਰ ਦਾ ਟਾਕਰਾ” 
ਕਿਰਤ) ਜਮਾਤਾਂ ਦੇ ਆਗੂਆਂ ਤੇ _ਘੋਲਾਂ ਨੂੰ ਜਬਰ ਜ਼ੁਲਮ ਨਾਲ ਮਿਟਾਉਣ ਚੇ 
ਹਕੂਮਤ! ਪਹਿਲੂ ਨੂੰ ਬੜਾ ਨਿਝੱਕ ਤੇ ਨਿਡਰ ਹੋ ਕੇ ਟੁਣਕਾਰਦਾ ਹੈ ਤੇ ਹਾਕਮਾਂ ਵਲੋ“ 
ਮਚਾਈ ਗਈ ਤ ਜਾ ਰਹੀ ਏਸ ਜਨਤਕ ਤਬਾਹੀ ਤੋਂ ਬੇ ਆਸ ਨਹੀ" ਹੁੰਦਾ ਸਗੋ ਕੁਦਰਤੀ 
ਅਸੂਲਾਂ ਅਨੁਸਾਰ ਏਸ ਵਿਕਾਸ ਵਿਚੋ ਨਵੀ ਪਨੀਰੀ ਦੇ ਫੁਟ ਪੈਣ ਦਾ ਤੀਬਰ ਆਸਵੈਦ 
ਹੈ : 
'ਯਾਦ ਰਖੋ, ਕੱਟੇ ਜਾ ਸਕਦੇ ਨੇ ਰੁਖ, 
ਪਰ ਬੀਜ ਕੋਈ ਨਾਸ ਕਰ ਸਕਿਆ ਨਹੀਂ" 
ਮਾਰਕੰਡਾ ਏਸ ਬੁਰਜੁਆ ਚਾਜ ਜੁਗ ਵਲੌ' ਜਨਤਾ ਵਿਚ ਪਾਏ ਹੋਏ “ਵਿਤਕਰਿਆਂ, 
ਗੁਰਬਤਾਂ, ਭੁੱਖਾਂ, ਦੁੱਖਾਂ ਤੇ ਵੰਡਾਂ' ਨੂੰ ਦੂਰ ਕਰਕੇ ਨਵੇ' ਜੁਗ ਵਿਚ ਦਾਖਲ ਹੋਣ ਦਾ ਲੌਕ 
ਰਾਹ ਵੀ ਦਸਦਾ ਹੈ : 
“ਹੋ ਤ੍ਰੰ ਵਿਚ ਜਮਾਤ, ਲੋਕ ਜੁਗ ਆ ਜਾਏ” 
ਸੋਹਣੀ ਵਾਲੀ ਕਵਿਤਾ ਵੀ ਲੋਕ ਦੁਸ਼ਮਣੀ ਕਮਾਉਣ ਵਾਲੇ ਹੱਥ ਨੂੰ ਵੈਗਾਰ ਹੈ ; 
ਪਹਿਲਾਂ ਉਸਦੇ ਸੀਰਮੇ ਪੀ ਜਾਂ, ਜਿਹੜਾ ਯਾਰ ਮਿਲਣ ਤੇ" ਵਰਜੋ” 
ਮਾਰਕੰਡਾ ਸਮਾਜ ਦੀ ਲੌਟੂ ਨਜ਼ਾਮ ਵਲੋ“ ਕੀਤੀ ਜਾ ਰਹੀ ਲੁੱਟ ਖਸੁੱਟ ਵਿਰੁਧ ਨਿਰਾ 
ਲਿਖੀ ਜਾਣ ਨੂੰ ਹੀ ਨਹੀ' ਲੋਚਦਾ ਸਗੇ' ਕਵੀ ਨੂੰ ਕਰਨਹਾਰ ਹੋਣ ਲਈ ਵੀ ਸ਼ਿਸ਼ਕਾਰਦਾ 
ਹੈ । 
''ਤੇ ਮੈ' ਕਮਰੇ ਵਿਚ ਬੈਠਾ... ਬਸ ਲੋਚਦਾ ਹਾਂ 
-<<-- ਤੋਂ ਕ੍ਰਿਆਸ਼ੀਲ ਨਹੀਂ' ਹੁੰਦਾ ।' 
ਅਖੀਰ ਉਹ ਸਰਮਾਇਆਦਾਰ ਲੌਟੂ ਰਾਜ ਜਰਗ ਦੀ ਗੁਲ'ਮੀ, ਜਬਰ ਸਿਤਮ ਤੇ ਲੁੱਟ ਖੋਹ 
ਤੋਂ ਅਵਾਜ਼ਾਰ ਹੋਏ ਲੋਕਾਂ ਵਿਚ ਉਠੇ ਵਿਦਰੋਹ ਨੂੰ ਵੇਖਦਾ ਹੈ 
“ਜਦ ਸਿਰਾਂ ਤੋਂ ਵਗਦਾ ਪਾਣੀ, ਚੁਕਣ ਨੇਜੇ ਭਾਲੇ ਲੌਕ” 
ਕਵੀ ਲੌਕ ਜੁਗ ਲਿਆਉਣ ਲਈ ਮਚਣ ਵਾਲੇ ਸੰਗਰਾਮ ਦੀ ਆਵਸ਼ਕਤਾ ਤੋ” ਵੀ 
ਪਾਠਕਾਂ ਨੂੰ ਚੇਤੰਨ ਕਰਦਾ ਹੈ ਅਤੇ ਏਸ ਮੱਚਣ ਵਾਲੇ ਸੰਗਰਾਮ ਦੀ ਕਾਮਯਾਬੀ ਲਈ 
ਬਹੁਤ ਹੀ ਆਸਵੈਦ ਹੈ ; 
"ਸਭ ਦੁੱਖ ਮਿਟਾ ਕੇ ਤੇ, ਖੁਸ਼ਹਾਲੀ ਲਿਆਕੇ ਤੇ 
ਇਕ ਚੋਨ ਚੜ੍ਹਾ ਦੇਣਾ, ਸਭ ਨ੍ਰੋਰ ਮਿਟਾ ਦੇਣਾ 


ਸਿਰਜਣਾਂ, 72 


ਆਵੇਗਾ, ਆਵੇਗਾ, ਸਮਾਂ ਉਹ ਆਵੇਗਾ 
ਜਦ ਹਰ ਕਿਸਾਨ ਮੇਰਾ, ਜਦ ਹਰ ਜਵਾਨ ਮੇਰਾ 
ਖੁਸ਼ੀਆਂ ਨਾਲ ਝੂਮੇਗਾ ਤੋਂ ਢੋਲੇ ਗਾਵੇਗਾ” 
ਮਾਰਕੰਡਾ ਆਪਣੇਂ ਲਿਖਣੇ ਤੋਂ ਪਹਿਲਾਂ ਦੇਸ ਦੀ ਹਾਕਮ ਜਮਾਤਾਂ ਵਲੌ' ਕੀਤੀ ਜਾ ਰਹੀ 
ਦੁਰਦਸ਼ਾ, ਕਮ'ਏ ਜਾ ਰਹੇ ਜ਼ੁਲਮਾਂ ਜਬਰਾਂ ਤੇ ਕੀਤੇ ਜਾ ਰਹੇ ਖੇਖਣਾਂ ਦੀ ਕਲੀ ਖੋਲ੍ਹਦਾ 
ਹੋਇਆ ਪੁਰਾਣੇ ਜ਼ਿਮੀਦਾਰਾਂ ਦੇ ਬੁਰਜੁਆ ਬਣ ਕੇ ਕਣਕਾਂ ਤੇ ਕਪਾਹਾਂ ਦੇ ਭਾਆਂ 'ਤੇ ਮੋਰਚੇ 
ਲਾਉਣ ਦੇ ਦਮਗਜਿਆਂ ਨੂੰ ਵੀ ਅਣਡਿਠ ਨਹੀ” ਕਰਦਾ । 
ਗੱਲ ਕੀ, ਇਹ ਸਾਰੀ ਕਵਿਤਾਵਲ ਦੇਸ ਦੀ ਬੁਰਜੁਆ ਡਿਕਟੇਟਰਸ਼ਿਪ ਵਲੋ 
ਕਿਰਤੀ ਲੋਕਾਂ ਦੀ ਕੀਤੀ ਜਾ ਰਹੀ ਸਰਮ ਇਆਦਾਰਾਨਾ ਲੁਟ ਖਸੁਟ ਤੇ ਮਾਰ ਕੁਟਈ 
ਵਿਰੁਧ ਵਿਦ੍ਰੋਹ ਦੀ ਲਲਕਾਰ ਹੈ ਤੇਂ ਲੁੱਟੀ ਜਾ ਰਹੀ ਜਨਤਾ ਨੂੰ ਅਗਲੇ ਨਰੋਏ ਤੇ ਖੁਸ਼ਹਾਲ 
ਜੁਗ ਦੀ ਆਸ ਬਨ੍ਹਾਉ'ਦੀ ਹੈ । 
ਏਸ ਵਿਚ ਕਈ ਸਿਧਾਂਤਕ ਕਚਿਆਈਆਂ ਵੀ ਹਨ, ਜੋ ਕਵੀ ਨਾਲ ਹੀ ਸਾਂਝੀਆਂ 
ਕੀਤੀਆਂ ਜਾ ਸਕਣਗੀਆਂ । 
ਇਹ ਕਵਿਤਾਵਲੀ ਲੋਕ ਸਾਹਿਤ ਹੋਣ ਦਾ ਮਾਣ ਰਖਦੀ ਹੈ । “ਬੁਧੀਜੀਵੀ” ਹੋਣ 
ਦੇ ਘਮੰਡ ਵਿਚ ਬੁਝਾਰਤਾਂ ਪ! ਪਾ ਲਿਖੀ ਜਾ ਰਹੀ ਅਕਵਿਤਾ ਨਹੀ, ਸਗੋ ਸਾਫ, ਸਿਧਰੀ 
ਤੇਂ ਸਰਲ ਭਾਸ਼ਾ ਵਿਚ ਲੋਕਾਂ ਦੇ ਮਨਾਂ 'ਤੇ ਜਜ਼ਬਿਆਂ ਨੂੰ ਟੁੰਬਣ ਵਾਲੀ ਕਿਰਤ ਹੈ। ਇਹ 
ਪਾਠਕਾਂ ਨੂੰ ਹਲੂਣਦੀ ਤੇ ਸਰਤਿਆਂ ਨੂੰ ਜਤ ਕੇ ਸੈਘਰਸ਼ ਦਾ ਰਹ ਦੱਸਦੀ ਹੈ । ਇਹ 
ਅੱਜ ਮੂੰਹੋ ਮੂੰਹ ਬਦਲੀ ਲੌੜ ਰਹੇ ਕਿਰਤੀ ਲੌਕ ਦੇ ਜਜ਼ਬਿਆਂ, ਅਹਿਸਾਸ਼ਾਂ ਤੇ ਉਮੰਗਾਂ ਦੇ 
ਜੋਸ਼ ਨੂੰ ਇਨਕਲ'ਬੀ ਇੱਡ' ਵਿਚ ਪ੍ਰਗਟ ਹੋਣ ਦਾ ਝਲਕਰ' ਦਿੰਦੀ ਹੈ । 
[ਗੁਰਚਰਨ ਸਿੰਘ ਸਹਿੰਰਸਰਾ] 
ਮੁੜ੍ਹਕੇ ਦੀ ਮਹਿਕ [ਸੁਰਜੀਤ ਖੁਰਸ਼ੀਦੀ ] 
ਕਈ ਵਰ੍ਹੇ ਪਹਿਲਾਂ ਪ੍ਰੋਯੋਗਵਾਦੀ ਦੌਰ ਦੇ ਆਗਮਨ ਦਾ ਐਲਾਨ ਕਰਨ ਵਾਲੋ 
ਆਲੋਚਕਾਂ ਵਲੋ" ਇਹ ਸਥਾਪਿਤ ਕਰਨ ਦਾ ਯਤਨ ਕੀਤਾ ਗਿਆ ਸੀ ਕਿ ਹੁਣ ਪ੍ਰਗਤਿਵਾਦੀ 
ਰੂਮਾਂਸਵਾਦੀ ਦੌਰ ਦਾ ਖ਼ਾਤਮਾ ਇਤਿਹਾਸਕ ਤੌਰ `ਤੇ ਹੋ ਚੁੱਕਾ ਹੈ । ਪਰ ਇਨ੍ਹਾਂ ਵਿਦਵਾਨਾਂ 
ਦੇ ਸਾਰੇ “ਸਿਧਾਂਤਕ'` ਰਾਮ-ਰੌਲੇਂ ਦੇ ਬਾਵਜੂਦ ਇਹ ਸਾਹਿਤਕ ਧਾਰਾ ਇਕ ਜਾਂ ਦੂਜੇ ਰੂਪ 
ਵਿਚ ਬਰਕਰਾਰ ਤੁਰੀ ਆ ਰਹੀ ਹੈ ਕਿਉਂਕਿ ਰੁਮਾਂਸ ਤੇ ਪੁਜਾਤੀ ਜ਼ਿੰਦਗੀ ਵਿਚ ਕਦੇ ਵੀ 
ਖਾਰਜ ਨਹੀ ਹੋ ਸਕਣਗੇ । ਨਵੀ" ਚੇਤੈਨਤਾ ।ਦਨ੍ਹਾਂ ਨੂੰ ਨਕਾਰਨ ਦੀ ਥਾਂ ਨਵੇ' ਵਿਸਤਾਰ 
ਤੇ ਨਵੀ ਸ਼ਿਲਪਕਾਰੀ ਪ੍ਰਦਾਨ ਕਰਦੀ ਰਹੇਗੀ । ਪ੍ਰਯੋਗਵ'ਦੀ ਤੇ ਪਿਛੋਂ” ਪ੍ਰਯੋਗਸ਼ੀਲ ਲਹਿਰ 
ਦੇ ਖਾਤਮੇ ਨੇ ਇਸ ਗੱਲ ਦੀ ਪੁਸ਼ਟੀ ਕਰ ਦਿਤੀ ਹੈ ਕਿ ਸਾਹਿਤ ਤੇ ਕਲਾ ਦਾ ਆਧਾਰ 
ਜੀਵਨ ਦੇ ਠੋਸ ਵਰਤਾਰੋਂ ਹੁੰਦੇ ਹਨ, ਕਰ ਕੁ ਅਮੂਰਤ ਸੋਕਲਪ ਨਹੀ' । ਰੁਮਾਂਸਵਾਦੀ- 
ਪ੍ਰਗਤਿਵਾਦੀ ਧਾਰੀ ਇਤਿਹਾਸਕ ਗਤੀ ਦੀ ਸੂਚਕ ਹੈ ਜਦੋ ਕਿ ਕਥਿਤ ਪ੍ਰਯੋਗਵਾਦੀ ਲਹਿਰ 
ਪ੍ਰਗਟ ਜਾਂ ਅਪ੍ਰਗਟ ਤੌਰ 'ਤੇ ਅਣਇਤਿਹਾਸਕ ਵਤੀਰੇ ਦੀ ਧਾਰਨੀ ਹੁੰਦੀ ਹੈ । 
ਪ੍ਰਗਤਿਵਾਦੀ ਧਾਰਾ ਦੇ ਅੰਤਰਗਤ ਸੱਜਰੀਆਂ ਸਾਹਿਤਕ ਪ੍ਰਾਪਤੀਆਂ ਵਿਚ ਕਈ ਨਵੇ” 


76. ਸਿਰਜਣਾ 


ਲੇਖਕਾਂ ਤੇ ਪੁਸਤਕਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਪਰ ਮੈਂ ਏਥੇ ਸਿਰਫ਼ ਸੁਰਜੀਤ 
ਖੁਰਸ਼ੀਦੀ ਦੇ ਪਲੋਂਠੇ ਕਾਵਿ ਸੰਗ੍ਰਹਿ 'ਮੁੜ੍ਕੇ ਦੀ ਮਹਿਕ' ਬਾਰੇ ਸੈਖੇਪ ਚਰਚਾ ਕਰਾਂਗਾ । 

ਸੁਰਜੀਤ ਖੁਰਸ਼ੀਦੀ ਲਗਭਗ ਦੌ ਦਹਾਕਿਆਂ ਤੋਂ ਕਵਿਤਾਵਾਂ ਲਿਖ ਰਿਹਾ ਹੈ ਅਤੇ 
ਇਸ ਦੌਰਾਨ ਉਸਦੀ ਕਾਵਿ-ਚੇਤਨਾ ਨੇ ਲਗਾਤਾਰ ਵਿਕਾਸ ਕੀਤ' ਹੈ। ਉਸਦਾ ਕਾਵਿ-ਲੌਕ 
ਨਿੱਜੀ ਵਿਸ਼ਾਦ ਤੋ' ਲੈ ਕੇ ਸਰਬ ਸਾਂਝੀ ਖੁਜ਼ੀ ਦੀ ਪ੍ਰਾਪਤੀ ਤਕ ਫੈਲਿਆ ਹੋਇਆ ਹੈ । 

ਸੁਹਣੀ ਡੁਬ ਗਈ ਮੰਨਿਆ 

ਪਰ ਕੋਈ ਆਸਰਾ ਤਾਂ ਸੀ 

ਅਸਾਂ ਨੂੰ ਇਸ਼ਕ ਦੀ ਝਨਾਂ ਦੇ ਵਿਚ 

ਕੱਚਾ ਵੀ ਨਾਂਹ ਮਿਲਿਆ । 


ਰਾਹਬਰੀ ਹੁਣ ਅਵਾਮ ਤਕ ਆ ਪਹੁੰਚੀ । 
ਗੱਲ ਕੁਝ ਕੁਝ ਅੰਜਾਮ ਤਕ ਆ ਪਹੁੰਚੀ । 
_ ਸੱਭ _ ਰੋਕਾਂ _ਟੌਕਾਂ ਕੰਧਾਂ ਬੇਅਰਥ, 

ਰਾਖਵੀ” ਮੈਅ ਹਰ ਜਾਮ ਤਕ ਆ ਪਹੁੰਚੀ । 

ਨਵੀ” ਚੇਤਨਾ ਦੇ ਸੈਦਰਭ ਵਿਚ ਪ੍ਗਤਿਵਾਦੀ ਸਾਹਿਤਕ ਰਚਨਾ-ਵਿਧੀ ਦਾ ਸਰੂਪ 
ਕੀ ਹੈ ? ਮੇਰੀ ਜਾਚੇ ਇਹ ਮਨੁਖੀ ਹੋਂਦ ਦੀਆਂ ਵਿਅਕਤੀਗਤ ਤੇ ਸਰਬ ਸਾਂਝੀਆਂ ਸਮ 
ਸ੍ਯਫਾਂ ਨੂੰ ਨਵੀ" ਬਿੰਬਾਵਲੀ ਤੇ ਨਵੇ' ਮੁਹਾਵਰੇ ਵਿਚ ਵਿਅਕਤ ਕਰਨਾ ਹੈ । ਖੁਰਸ਼ੀਦੀ 
ਚੀ ਸਮਰੱਥਾ ਹ ਜਿਸਨੂੰ ਉਸ ਦੀਆਂ ਰੇ ਹੇਠ ਨੁ ਲਿਖੀਆਂ ਸਤਰਾਂ ਵਿਚ ਪ੍ਰਤੱਖ ਦੇਖਿਆ ` ਜਾ 
ਸਕਦਾ ਹੈ : 

ਹੱਦ ਤੇ ਅਣਹੋ'ਦ ਵਿਚ ਹੈ ਸੂਝ ਭਟਕਦੀ, 

ਹੋ'ਦ ਚਾ ਸੈਲਾਬ ਹੈ ਦਿਨ ਰਾਤ ਦੀ ਨਦੀ । 


ਬਸ ਇਕ ਘੋਰ ਉਦਾਸੀ ਕੈਦੀਆਂ ਵਾਲੀ, 

ਹਰ ਦਮ ਮੇਰੇ ਅੰਗ ਸੋਗ ਰਹਿੰਦੀ । 

ਪੂਰਨ ਹਾਂ ਮੈ ਡਿਗਿਆ ਹਾਲਾਤ ਦੇ ਖੂਹ ਵਿਚ, 
ਲੂਣਾ ਮਿਰੇ ਗੋਰਖ ਨੂੰ ਮਹਿਲੀ" ਲਈ ਫਿਰੇ । 
ਬੰਗਲਾ ਦੇਸ਼ ਕਿਸੇ ਥਾਂ ਦਾ ਨਾਂ ਨਹੀ', 

ਨਾਂ ਕਿਸੇ ਮੁਲਕ ਕਿਸੇ ਕੌਮ ਲਈ ਹੈ ਰਾਖਵਾਂ 

ਇਹ ਤਾਂ ਹੈ ਸੰਘਰਸ਼ਮਈ ਇਕ ਪ੍ਰਸਥਿਤੀ ਦਾ ਨਾਂ । 


ਇਕ ਚੁੱਪ ਦੀ ਤਲਵਾਰ ਹੈ ਸੀਨੇ 'ਚ ਖੁਭ ਗਈ, 
ਪੁਰਸ਼ੋਰ ਵਗ ਰਹੀ ਹੈ ਹਾਲਾਤ ਦੀ ਨਦੀ । 
ਪ੍ਰਗਤਿਵਾਦੀ ਧਾਰਾ ਦੇ `ਪਹਿਲੇਂ ਕਵੀਆਂ ਵਾਂਗ ਖੁਰਸ਼ੀਦੀ ਦੀਆਂ ਬਹੁਤੀਆਂ 


ਸਿਰਜਣਾ 77 


ਕਵਿਤਾਵਾਂ ਕਾਣੀ ਵੰਡ, ਸਮਾਜਕ ਜਬਰ, ਲੁੱਟ ਖਸੁੱਟ, ਭ੍ਰਿਸ਼ਟਾਚਾਰ ਆਦਿ ਵਿਰੁਧ ਸਿੱਧੇ 
ਜਾਂ ਅਸਿੱਧੇ ਰੂਪ ਵਿਚ ਰੋਹ ਦਾ ਪ੍ਰਗਟਾਵਾ ਹਨ । ਇਨ੍ਹਾਂ ਕਵਿਤਾਵਾਂ ਵਿਚ ਉਹ ਰਿਵਾਇਤੀ 
ਢੰਗ ਨਾਲ ਗੱਲ ਕਰਦਾ ਹੈ : 

ਹਠੀਲੇਂ ਕਾਫ਼ਲੇ ਚਾਕਾਂ ਦੇ ਚੱਲੋ ਨੇ ਸਿਆਲਾਂ ਨੂੰ, 

ਜੇ ਹੋ ਸਕਦੈ ਤਾਂ ਭਟਕਾਉ ਅਜੇ ਕੁਝ ਰਾਤ ਬਾਕੀ ਹੈ । 


ਕੀ ਹੈ ਤੇਰਾ ਦਬਦਬਾ ਇਹ ਜ਼ੁਲਮ ਜ਼ੋਰ ਕੀ, 
ਪੱਤਝੜਾਂ ਦੇ ਦੇਖਦੇ ਟੂਸੇ ਪੁੰਗਰ ਗਏ । 


ਪਰਤਤਾਂ ਦੀ ਖਾਮੋਸ਼ੀ ਹੈ ਲਾਵਿਆਂ ਨੂੰ ਪਾਲਦੀ, 

ਸਾਗਰਾਂ ਦੀ ਚੁੱਪ ਪਾਲੇ ਇਕ ਤੋ` ਇਕ ਤੇਜ਼ ਰੌਅ । 

ਜਜ਼ਬਾਤ ਤੇ ਵਿਚਾਰ ਦੀ ਈਮਾਨਦਾਰੀ ਦੇ ਨਾਲ ਨਾਲ ਪੇਸ਼ਕਾਰੀ ਦਾ ਸੱਜਰਾਪਣ 
ਵੀਂ ਅਤੀ ਜ਼ਰੂਰੀ ਹੈ । ਖੁਰਸ਼ੀਦੀ ਦੀ ਕਵਿਤਾ ਵਿਚ ਇਹ ਕਈ ਥਾਂ ਦਿਸਦਾ ਵੀ ਹੈ ਪਰ 
ਕਵੀਆਂ ਦੀ ਮੂਹਰਲੀ ਕਤਾਰ ਵਿਚ ਆਉਣ ਲਈ ਤੇ ਨਵੀਂ ਬਿੰਬਾਵਲੀ ਦੀ ਤਲਾਸ਼ 
ਵਿਚ ਉਸਨੂੰ ਹੋਰ ਅੱਗੇ ਵਧਣਾ ਪਵੇਗੀ । ਪੁਰਾਣੀਆਂ ਪ੍ਗਟ'ਉ-ਵਿਧੀਆਂ ਨੂੰ ਤਿਆਗ ਕੇ 
ਆਪਣਾ ਵਿਲੱਖਣ ਕਾਵਿ-ਚਿਹਨ ਰੇਖਾਂਕਿਤ ਕਰਨਾ ਪਵੇਗਾ ਤਾਂ ਹੀ ਉਹ ਆਪਣੀ ਨਿਵੇ- 
ਕਲੀ ਥਾਂ ਬਣਾ ਸਕੇਗਾ ਜੋ ਕਿਸੇ ਉਤਮ ਕਵੀ ਦੀ ਪ੍ਰਾਪਤੀ ਹੁੰਦੀ ਹੈ । ਕੁਲ ਮਿਲਾ ਕੇ 
ਖੁਰਸ਼ੀਦੀ ਦੀ ਇਹ ਕਾਵਿ-ਪੁਸਤਕ ਅਜੋਕੇ ਪ੍ਗਤਿਵਾਦੀ ਸਾਹਿਤ ਦੀ ਮਹੱਤਵਪੂਰਨ ਕਿਰਤ 
ਕਹੀ ਜ. ਸਕਦੀ ਹੈ । 

[ਹਰਭਜਨ ਹਲਵਾਰਵੀ] 
ਹੂ, 

ਪ੍ਰਾਪਤ ਪੁਸਤਕਾਂ 
ਤਲਖ ਤ੍ਰਸ਼ ਸ਼ੀਰੀਂ [ਆਲੋਚਨਾ] ਪ੍ਰੀਤਮ ਸਿੰਘ 
ਸੇਧਾਂ [ਆਲੋਚਨਾ] ਨਜਮ ਹੁਸੈਨ ਸੱਯਦ, ਸੰਪਾਦਕ : ਪੁਰਦਮਨ ਸਿੰਘ ਬੇਦੀ 
ਬਰਨਾਲਾ ਦੀ ਪੰਜਾਬੀ ਸਾਹਿਤ ਨੂੰ ਦੇਣ [ਆਲੋਚਨਾ] ਸੰਪਾਦਕ : ਜਾਗੀਰ ਸਿੰਘ ਜਗਤਾਰ 
ਸੀਸ ਭੇਟ [ਕਹਾਣੀ ਸੰਗ੍ਰਹਿ] ਜਸਵੈਤ ਸਿੰਘ ਵਿਰਦੀ 
ਨਜ਼ਾਮ ਸੱਕਾ [ਨਾਟਕ] ਹਰਸਰਨ ਸਿੰਘ 
ਤਰਦੇ ਜਾਵਣ ਪੈਰ [ਕਾਵਿ ਸੰਗ੍ਰਹਿ] ਮੁਸ਼ਤਾਕ ਸਿੰਘ 
ਧਾਰ ਤੇ ਤੁਰਦੇ ਪੈਰ [ਕਾਵਿ ਸੰਗ੍ਰਹਿ] ਮੁਸ਼ਤਾਕ ਸਿੰਘ 
- _ ਆਵਾਜ਼ਾਂ ਦੇ ਰੈਗ [ਕਾਵਿ ਸੰਗ੍ਰਹਿ] ਅਜਾਇਬ ਚਿਤ੍ਰਕਾਰ 
9. ਪੂਰਬ ਦੀਆਂ ਕਿਰਨਾਂ [ਕਾਵਿ ਸੰਗ੍ਰਹਿ] ਸੰਪਾਦਕ : ਬਲਦੇਵ ਸਿੰਘ 
10. ਦਰਦ ਕਹਾਣੀ ਰਾਤਾਂ ਦੀ [ਕਾਵਿ ਸੰਗ੍ਰਹਿ] ਸੁਰਜੀਤ ਰਾਮਪੁਰੀ 
11. ਇਕ ਸੂਰਜ ਮੇਰ' ਵੀ [ਕਾਵਿ ਸੰਗ੍ਰਹਿ] ਰਣਧੀਰ ਸਿੰਘ ਚੋਦ 
12. `ਰੌਗਾਂ ਦੀ ਤਪਸ਼ [ਕਾਵਿ ਸੰਗ੍ਰਹਿ] ਅਜੀਤ ਸਿੰਘ ਚੰਦਨ 


੭ ਕੰ 6% ੬੮) #= 


੦੦ -) &੫ 


78 ਸਿਰਜਣਾ 


13. 
14. 
15. 
16. 
17. 
18. 
19. 
20. 
21. 
]9, 
23. 
24. 
25. 
26. 


27, 


28, 


29, 
30. 


(ਹਸ 
32. 


ਮੁਦ੍ਕ, ਪ੍ਰਕਾਸ਼ਕ ਤੇ ਮਾਲਕ ਸ੍ਰੀ ਸੁਰਿੰਦਰਮੋਹਨ ਸਿੰਘ ਨੇ ਰੰਗਸ਼ਾਲਾ ਪ੍ਰਿੰਟਰਜ਼ 


ਡਾਕ ਬੈਗਲਾ ਚੁੱਪ ਹੈ [ਕਾਵਿ ਸੰਗ੍ਰਹਿ] ਜਨਮੀਤ 

ਉਭਾਰ ਨਿਖਾਰ [ਕਾਵਿ ਸੰਗ੍ਰਹਿ] ਪ੍ਰਕਾਸ਼ ਸਿੰਘ ਆਜ਼ਾਦ 
ਗੁਲਾਬ ਫਾਨ੍ਹਸ ਤੇ ਬਰਫ਼ [ਕਾਵਿ ਸੰਗ੍ਰਹਿ] ਸ਼ੇਰ ਸਿੰਘ ਕੰਵਲ 
ਆਪਣੇ ਰੁੱਖ ਜਿਹੀ ਛਾਂ [ਕਾਵਿ ਸੰਗ੍ਰਹਿ] ਵਰਿਆਮ ਅਸਰ 
ਦਿਸਹੱਦੇ ਤੋਂ" ਪਾਰ [ਕਾਵਿ ਸੰਗ੍ਰਹਿ] ਸੋਹਣ ਢੰਡ 

ਕਾਵਿ ਸੈਗਮ [ਕਾਵਿ ਸੰਗ੍ਰਹਿ] ਸਾਹਿਤ ਸਭਾ ਗੁਰਦਾਸ ਪੁਰ 
ਅੰਮ੍ਰਿਤਾ ਦੇ ਨਾਂ ਖ਼ਤ [ਨਿਬੰਧ] ਜਗਜੀਤ ਸਿੰਘ ਗਰੇਵਾਲ 

ਅੱਧਾ ਆਦਮੀ [ਨਾਵਲਿਟ] ਰਾਮ ਸਰੂਪ ਅਣਖੀ 

ਸੁਲਗਦੀ ਰਾਤ [ਨਾਵਲ] ਰਾਮ ਸਰੂਪ ਅਣਖੀ 

ਡੁਬਦੇ ਸੂਰਜ ਨੂੰ ਸਲਾਮ [ਨਾਵਲ] ਸੁਰਜੀਤ ਸਿੰਘ ਸੇਠੀ 

ਅੱਖੋਂ ਉਹਲੇ [ਨਾਵਲ] ਕਰਨੈਲ ਸੰਤੋਖਪੁਰੀ 

ਰਿਸ਼ਤਿਆਂ ਦੇ ਰੈਗ [ਨਾਵਲ] ਇੰਦਰ ਸਿੰਘ ਖਾਮੋਸ਼ 

ਲੂਣ ਦੀ ਡਲੀ [ਕਹਾਣੀ ਸੰਗ੍ਰਹਿ] ਇਕਬਾਲ ਦੀਪ 

ਪੌਦਿਆਂ ਵਾਂਗ ਉੱਗੇ ਜਿਸਮ [ਕਹਾਣੀ ਸੰਗ੍ਰਹਿ] ਜਸਬੀਰ ਭੁੱਲਰ 
ਗਿੱਲੀਆਂ ਛਿਟੀਆਂ ਦੀ ਅੱਗ [ਕਹਾਣ) ਸੰਗ੍ਰਹਿ] ਬਲਦੇਵ ਸਿੰਘ 
ਦਰਸਰਾ ਹਾਦਸਾ [ਕਹਾਣੀ ਸੰਗ੍ਰਹਿ] ਸ਼ਰਨ ਮੱਕੜ 

ਅੰਨ੍ਹੇ ਘੋੜਿਆਂ ਦੀ ਦੌੜ [ਕਹਾਣੀ ਸੰਗ੍ਰਹਿ] ਦੇਵੰਦਰ ਦੀਦਾਰ 
ਜ਼ਿੰਦਗੀ ਦੇ ਇਸ਼ਤਿਹਾਰ [ਕਹਾਣੀ ਸੰਗ੍ਰਰਿ] ਨਿੰਦਰ ਗਿੱਲ 
ਨੀਲਾ ਅੰਬਰ ਸਾਵੇ ਪਰਬਤ [ਕਹਾਣੀ ਸੰਗ੍ਰਹਿ] ਸੁਰਜੀਤ ਸਿੰਘ ਮਾਨਕ 
ਅੱਜ ਦੇ ਮਸੀਹੇ [ਕਹਾਣੀ ਸੰਗ੍ਰਹਿ] ਸ. ਤਰਸੇਮ 


ਲਾ 


2017, ਸੈਕਟਰ 15-ਸੀ, ਚੰਡੀਗੜ੍ਹ ਤੋਂ ਛਪਵਾ ਕੇ 225-ਬੀ ਮਖ਼ਦੂਮਪੁਰਾ, 
ਜਲੰਧਰ ਤੋਂ' ਪ੍ਰਕਾਸ਼ਿਤ ਕੀਤਾ । ਪ੍ਰਕਾਸ਼ਨ ਮਿਤੀ : ਅਕਤ੍ਰਬਰ 10, 1978 


ਪੱਤਰ 
ਪਿਆਰੇ ਰਪੁਰੀਰ ਸਿੰਘ !, ੍ 
ਤ੍ਰੰ ਅਕਸਰ ਆਖਿਆ ਕਰਦਾ ਹੈ' ਕਿ ਕਵਿਤਾ 'ਤੈਨੂੰ ਘੱਟ ਸਮਝ ਆਉਂਦੀ ਹੈ' ਤੇ 
ਤੇਰੇ 'ਸਮਝ' "ਆਉਣ' ਤੋੱ' ਮੈਂ ਇਹ ਅਰਥ ਕੱਢ ਲਿਆ ਕਰਦਾ ਹਾਂ ਕਿ ਤੈਨੂੰ ਘੱਟ 'ਪਸੰਦਾ' 
ਆਉ'ਦੀ ਹੈ ਪਰ ਏਸ ਵਾਰ ਤੇਰ,ਸਥਾਈ ਰਿਵਿਊਕਾਰ ਬਲਜੀਤ ਬਾਸੀ ਦਾ ਮੇਰੀ ਕਿਤਾਬ 
ਬਾਰੇ ਕੀਤਾ ਰਿਵਿਊ ਪੜ੍ਹ ਕੇ ਹੌਰ ਵੀ 'ਤਸੱਲੀ' ਹੋਈ ਹੈ ਕਿ ਘੱਟੋ ਘੱਟ ਤੇਰੇ ਸਹਿਯੋਗੀਆਂ 
(ਵਿਚੋ ਇਕ ਤਾਂ ਅਜਿਹਾ ਹੈ ਜਿਸ ਨੂੰ ਸੱਚਮੁਚ ਕਵਿਤਾ “ਸਮਝ ਨਹੀ' ਆਉ'ਦੀ ਤੇ 
ਆਲੋਚਨਾ ਤਾਂ ਉੱਕਾ ਹੀ ਨਹੀ”... 

'ਕਿੱਤਾ' ਸਾਡੇ ਵਿਹਾਰ 'ਤੇ ਕਾਫ਼ੀ ਅਸਰ ਪਾਉਂਦਾ ਹੈ । ਕਿੱਤੇ ਨਾਲ ਸੈਬੈਧਿਤ 
ਸ਼ਬਦਾਵਲੀ ਮੱਲੋਮੱਲ) ਸਾਡੀ ਬੋਲਚਾਲ/ਲਿਖਤ ਦੀ ਭਾਸ਼ਾ ਦਾ ਅੰਗ ਬਣ ਜਾਂਦੀ ਹੈ ਤੇ 
ਕਈ ਵਾਰ ਤਾਂ ਸਾਡੀ ਸ਼ਕਲ ਵੀ 'ਕਿੱਤੇ' ਵਰਗੀ ਹੋ ਜਾਂਦੀ ਹੈ ! ਦਰਜ਼ੀ, ਤਰਖਾਣ, 
ਜੱਟ, ਏਥੋ' ਤੱਕ ਕਿ ਪਿੰਡ ਵੀ ਰੂੜੀਆਂ ਤੌ ਪਛਾਣੇ ਜਾਂਦੇ ਹਨ । ਇਸ ਦਾ ਇੱਕ 
ਉਲਟਾ ਅਸਰ ਵੀ ਹੁੰਦਾ ਹੈ । ਕਈ ਵਾਰ ਜਦੋ ਕਿੱਤੇ ਦੀ ਸ਼ਬਦਾਵਲੀ ਨੂੰ ਦੂਸਰੇ ਕਿਸੇ 
ਪ੍ਰਸੰਗ ਵਿਚ ਅਚੇਤ ਜਾਂ ਜਾਣ ਬੁੱਝ ਕੈ ਵਰਤਦੇ ਹਾਂ ਤਾਂ ਮੁਸੀਬਤ ਖੜ੍ਹ ਹੋ ਜਾਂਦੀ ਹੈ... 
ਉਦਾਹਰਣਾਂ ਦੀ ਲੋੜ ਨਹੀਂ... 

ਮੈਂ ਇਹ ਖਤ ਕਿਸੇ ਪ੍ਰਤੀਕਰਮ ਵਜੋਂ, ਖਾਸ ਕਰਕੇ ਨਿੰ ਦਿਆ/ਤਾਰੀਫ਼ ਕਰਕੇ 
ਨਹੀ ਲਿਖ ਰਿਹਾ । ਮੈ ਆਲਚਨਾ ਨੂੰ ਇਹਨਾਂ ਅਰਥਾਂ ਵਿਚ ਕਦੇ ਲਿਆ ਹੀ ਨਹੀਂ, 
ਕੇਵਲ ਤੇ ਕੇਵਲ ਮੁੱਲਅੰਕਣ ਦੇਅਰਥਾਂ ਵਿਚ ਲਿਆ ਹੈ । ਇਸੇ ਕਰਕੇ ਗੱਲ ਕਰਨ ਲੱਗਿਆਂ 
ਮੈ ਆਪਣੀਆਂ ਕਵਿਤਾਵਾਂ ਦੇ ਜ਼ਿਕਰ ਤੌ ਵੱਧ ਤੋਂ ਵੱਧ ਲਾਂਭੇ ਰਹਾਂਗਾ । ਕੇਵਲ ਬਾਸੀ 
ਦੇ ਮੁੱਲਅੰਕਣ ਦੀਆਂ ਫਾਰਮੂਲੋਸ਼ਨਾਂ ਜੋ ਉਸ ਡਿਕਸ਼ਨਰੀ ਬਣਾਉ'ਦਿਆਂ ਬਣਾਉ'ਦਿਆਂ 
ਮੁੱਲਅੰਕਣ ਦੇ ਪਿੰਜਰ 'ਤੇ ਠੋਸ ਦਿੱਤੀਆਂ ਹਨ, ਬਾਰੇ ਹੀ ਗੱਲ ਕਰਾਂਗਾ । ਤੇ ਨਾਲ ਹੀ 
ਤੇਰੇ ਸੰਪਾਦਨ 'ਤੇ ਵੀ 'ਸ਼ੱਕ' ਕਰਾਂਗਾ ਕਿਉ" ਜੁ ਮੈ ਇਹ ਸਮਝਦਾ ਹਾਂ ਕਿ ਫੂ ਉਹੋਂ 
ਜਿਹਾ ਸੰਪਾਦਕ ਨਹੀਂ ਜੋ ਸ਼ੁਰੂ ਵਿਚ ਇਹ ਲਿਖ ਕੇ ਖਹਿੜਾ ਛੁਡਾ ਲਵੇ'--” ਲੇਖਕਾਂ ਦੇ 
ਵਿਚਾਰਾਂ ਨਾਲ ਸੰਪਾਦਕ ਦਾਂ ਸਹਿਮਤ ਹੋਣਾ ਜ਼ਰੂਰੀ ਨਹੀ” ।' ਜੇ ਤ੍ਰੰ ਹੈਂ ਤੇ ਮੈ' ਸਮਝਣ 
ਵਿਚ ਗਲਤੀ ਕਰ ਰਿਹਾ ਹਾਂ ਤਾਂ ਮੇਰਾ ਇਹ ਖ਼ਤ ਤੈਨੂੰ ਹੀ ਸੈਬੋਧਿਤ ਹੈ । 
ਬਾਸੀ (ਜਾਂ ਤੂੰ) ਲਿਖਦਾ ਹੈ.-. 

ਜੋਗਾ ਸਿੰਘ ਦੀ ਕਵਿਤਾ ਵਿਚ ਉਹ ਗਾਲਪਨਿਕ ਵਿਧੀ ਹੈ ਜੋ ਮਾਲਵੇਂ ਦੇ ਸਮੁੱਚੇ 


01 


ਸਾਹਿਤ ਦੀ ਪ੍ਰਥਾ ਹੀ ਬਣ ਗਈ ਹੈ । ਜੋਗਾ ਸਿੰਘ ਇਸ ਵਿਧੀ ਨੂੰ ਕਵਿਤਾ ਵਿਚ ਅਪਣਾਂ _ 
ਰਿਹਾ ਹੈ । 

ਪਹਿਲੇ ਹੀ ਫਿਕਰੇ ਵਿਚ ਲਿਖਿਆ ਹੈ ਜੋਗਾ ਸਿੰਘ ਦੀ ਕਵਿਤਾ ਵਿਚ ਕਥਿਤ ਵਿਧੀ 
'ਹੈ' ਤੇ ਦੂਜੇ ਵਿਚ 'ਅਪਣਾ ਰਿਹਾ ਹੈ' --ਸੈਰ, ਕੋਈ ਗੱਲ _ਨੰਹੀ' ਗ੩0੮੬ ਜ਼ਬਾਨ ਹੈ 


80 ਸਿਰਜਣਾਂ 


ਜਿਵੇ ਮਰਜ਼) ਵਰਤੀ ਜਾਈਏ ! ਇਹ 'ਗਾਲਪਨਿਕ ਵਿਧੀ' ਕੀ ਹੈ ? ਗਾਲਪਨਿਕ ਕੀ 
06881" ਦਾ ਪੰਜਾਬੀ ਤਰਜਮਾ ਹੈ ਜਾਂ ਪੰਜਾਬੀ ਆਲੋਚਨਾ ਦੀ ਭਾਸ਼ਾ ਨੂੰ ਬਾਸੀ ਵੱਲੋ 
ਦਿੱਤੀ ਗਈ ਕੋਈ ਨਵੀ ਅਰਥਪੂਰਨ ਟਰਮ ? _ਜੇ ਇਹ '%66881 ਦਾ ਹੀ ਪੰਜਾਬੀ 
ਤਰਜਮਾ ਹੈ ਤਾਂ ਕੀ ਬਾਸੀ ਨੂੰ 000 ਤੋਂ %60331 ਦੇ ਮਾਅਨੇ ਆਉਦੇ ਹਨ ਜੇ 
ਆਉਦੇ ਹਨ ਤਾਂ ਸ਼ੁਰੂ ਵਿਚ ਉਹਨੇ ਇਹ ਫਿਕਰਾਂ ਕੀ ਸੋਚ ਕੇ ਲਿਖਿਆ ਹੈ ਕਿ 'ਇਕ ਬੁੱਧੀ- 
ਮਾਨ ਪਾਠਕ ਨੂੰ ਅਜਿਹੇ ਕਵੀਆਂ ਦੀ ਕਵਿਤਾ ਹਮੇਸ਼ਾ ਤ੍ਰਿਪਤੀ ਦਿੰਦੀ ਰਹਿੰਦੀ ਹੈ ਦੂਜੀ 
ਗੱਲ... ਮੇਰੇ ਵਰਗੇ ਅਨਪੜ੍ਹ ਨੇ ]0੦8੬ ੧੬2੧੬ ਦੀ ਗੱਲ ਤਾਂ ਪੜ੍ਹੀ/ਸੁਣੀ ਹੈ । ਪਰ 
0108 ₹€95€ ਪਹਿਲੀ ਵਾਰ ਬਾਸੀ ਤੋ" ਹੀ ਸੁਣ) ਹੈ ! ਸ਼ੁਕਰ ਹੈ, ਮੇਰੇ 'ਗਿਆਨ' ਵਿਚ 
ਇਕ ਟਰਮ ਦਾ ਵਾਧਾ ਹੋਇਆ ! 

ਇਸੇ ਹੀ ਫਿਕਰੇ ਵਿਚ ਉਹ ਲਿਖਦਾ ਹੈ ਕਿ ਇਹ ਵਿਧੀ ਮਾਲਵੇ ਦੇ ਸਮੁੱਚੇ ਸਾਹਿਤ 
ਦੀ ਪ੍ਰਥਾ ਹੀ ਬਣ ਗਈ ਹੈ । ਪ੍ਰਥਾ ਹੀ ਤੋਂ ਭਾਵ ਤਾਂ ਇਹੋ ਨਿੱਕਲਦਾ ਹੈ ਕਿ ਇਕ ਮਾੜੀ 
ਗੱਲ ਚਾਲ੍ਹ ਹੋ ਗਈ ਹੈ ਤੇ ਇਸ ਮਾੜੀ ਗੱਲ ਤੋਂ ਕਿਸੇ ਵੀ ਮਲਵਈ ਲਿਖਾਰੀ ਲਈ ਮੁਕਤ 
ਹੋਣਾ ਬੜਾ ਔਖਾ ਹੈ । ਅੱਗ ਉਹ ਇਸ 'ਵਿਧੀ' ਨੂੰ 'ਸ਼ੈਲੀ' ਦੇ ਅਰਥਾਂ ਵਿਚ ਬਦਲਦਾ 
ਹੋਇਆ ਇਸ ਸ਼ੈਲੀ ਨੂੰ 'ਉ'ਘਲਾਉ'ਦੀ ਸ਼ੈਲੀ' ਆਖਦਾ ਹੈ ਤੇ ਇਸ ਦੇ ਦੋ ਕਾਰਨ ਦਸਦਾ 
ਹੈ...ਇਕ ਤਾਂ ਮਾਲਵੇ ਦੀ 'ਕਿੱਸਾਕਾਰੀ ਕਵਿਤਾ “ਅਸ਼ਕੇ ਜ਼ਬਾਨ ਤੇ ਅੱਗੋ ਸਮਾਸ ਬਣਾ= 
ਉਣ ਦੇ !) ਦੀ ਅਮੀਰੀ ਤੇ ਦੂਜਾ ਏਥੋ' ਦੇ ਪੇ'ਡੂ ਜੀਵਨ ਦੀ ਸਿਥਲਤਾ ! ਕੀ ਸੱਚਮੁੱਚ ਬਾਸੀ 
ਨੇ ਮਾਲਵੇ ਦੇ ਦਿਹਾੜੀ ਜੀਵਨ ਨੂੰ ਪੜ੍ਹਿਆ ਹੈ ? ਕੀ ਉੱਘਲਾਉ'ਦੀ ਸ਼ੈਲੀ (ਬਕੌਠ ਥਾਸੀ) 
ਦੇ ਇਹੋ ਹੀ ਕਾਰਨ ਹੋਇਆ ਕਰਦੇ ਨੇ ? ਸਾਡੇ ਬਰਨਾਲੇ ਇਕ ਅਸਾਹਿਤਕਾਰ ਨੇ ਇਕ 
ਬੈਦੇ (ਸ਼ਾਇਰ) ਬਾਰੇ ਆਲੋਚਨਾ ਕਰਦਿਆਂ ਕਿਹਾ ਸੀ...'ਇਹ ਸਾਲਾ ਕਵਿਤਾ ਕੀ ਲਿਖਦਾ 
ਹੋਉ, ਇਹਦੀਆਂ ਲੱਤਾਂ 'ਤੇ ਤਾਂ ਵਾਲ ਨਹੀ' ।' ਹੋਈ ਨਾ ਮਾਅਰਕੇ ਦੀ ਗੱਲ । ਤੇ ਜੋ 
ਮਾਅਰਕੇ ਦੀ ਕੋਈ ਸੁਪਰਲੋਟਿਵ ਡਿਗਰੀ ਹੈ ਤਾਂ ਉਪਰੋਕਤ ਬਾਸੀ ਦੇ ਕਥਨ ਤੇ ਲਾਗੂ ਹੋ 
ਜਾਣੀ ਚਾਹੀਦੀ ਹੈ । ਅੱਗੇ-ਜਾ ਕੇ ਉਸਨੂੰ ਮੇਰੀਆਂ ਰਚਨਾਵਾਂ ਵਿਚ ਕਵਿਤ' ਤੇ ਗਲਪ 
'ਸਮਵਿੱਥ' 'ਪ੍ਰਤੀਤ' ਹੁੰਦੀਆਂ ਹਨ । ਜੇ ਬਾਸੀ ਦਾ 'ਸਮਵਿੱਥ' ਤੋ" ਭਾਵ 118731611 ਦਾ 
ਹੈ ਜਾਂ ਉਸ ਨੂੰ 'ਪ੍ਰਤੀਤ' ਹੋਇਆ ਹੈ ਤਾਂ ਮੇਰੀ ਕਵਿਤਾ ਵਿਚ ਗਾਲਪਨਿਕ ਵਿਧੀ ਦਾ ਕੀ 
ਅਰਥ ਹੋਇਆ ? ਕੀ ਕਵਿਤਾ ਵਿਚ ਗਾਲਪਨਿਕ ਵਿਧੀ ਅਪਣਾਉਣ ਦਾ ਮਤਲਬ ਕਵਿਤਾ 
ਵਿਚ 'ਕਵਿਤਾ' ਤੇ ਗਲਪ' ਨੂੰ “ਸਮਵਿੱਥ' ਰੱਖਣਾ ਹੋਇਆ ਕਰਦਾ ਹੈ ? ਬਾਸੀ ਕਹਿੰਦ/ 
ਹੈ ਕਿ ਇਸ ਸਮਵਿੱਥ ਕਾਰਨ ਮੋਰੀ ਕਵਿਤਾ ਵਿਚ 'ਵਿਆਕਰਣਿਕ ਰਿਦਮ' ਹੈ ਕਾਵਿਕ 
ਰਿਦਮ' ਨਹੀਂ” 'ਰੰਗਰੇਜ਼ੀ' ਵਿਚ ਇਕ ਸ਼ਬਦ 91805 ਆਉਦਾ ਹੈ ਤੇ ਬਾਸੀ ਦਾ 
(37800030681 7090101 ਇਸ 618605 ਦੇ ਘੇਰੇ ਵਿਚ ਆਉ'ਦਾ ਹੈ ਤੇ ਇਸ ਦਾ 
ਸਿੱਧਾ ਸਾਦਾ ਅਰਥ ਨਿਰੋਲ ਤੁਕਬੰਦੀ (ਜੋ ਮੇਰੀ ਕਵਿਤਾ ਵਿਚ ਕਿਧਰੇ ਵੀ ਨਹੀਂ) ਹੋ 
ਨਿਬੜਦਾ ਹੈ । ਰਿਦਮ ਦਾ ਇਕ ਅਰਥ 18000 ਵੀ ਹੈ ਤੇ ਮੌਰੀ ਕਵਿਤਾ ਵਿਚ, 
ਬਕੌਲ “ਕਿਸੇ ਤੇ ਬਾਸੀ ਦੇ ਬਗ਼ੈਰ ਉਸ ਨੂੰ ਸਮਝੇ ਦੇ, ਇਹ (0੬ ੦00੦ 08711071₹ 
ਕੱਥੋ ਆ ਗਈ ? ਜੇ 2੦8੦੦] ਆਪਣਾ ਨਾ ਹੋਵੇ ਤਾਂ ਉਧਾਰਾ ਲੈਣ ਵਿਚ ਹਰਜ਼ ਨਹੀ” 


ਸਿਰਜਣਾ 81 


ਪਰ ਕਿਸੇ ੦00੦6॥£ ਨੂੰ ਉਧਾਰਾ ਲੈਣ ਤੋ ਪਹਿਲਾਂ ਉਸ ਦੇ ਪ੍ਰਸੰਗ ਨੂੰ ਜਿਸ ਵਿਚ ਉਰ 
ਪੈਦਾ ਹੋਇਆ ਸੀ, ਚੈਗੀ ਤਰ੍ਹਾਂ ਘੋਖਣਾ ਤਾਂ ਬਣਦਾ ਹੀ ਹੈ । ਹਰਿਭਜਨ ਸਿੰਘ ਵਾਂਗ 
ਰਚਨਾ ਵਿਚ 'ਖੋ ਜਾਣ', 'ਗੁੰਮ ਜਾਣ' ਜਾਂ “ਪੂਰੀ 16016੬90੬01 ਨੂੰ (੧੬ _010ਭ 
0877300₹' ਵਾਂਗ 01 0(1੯70655 ਦਾ ਨਾਂ ਦੇਈ ਜਾਣਾ ਤਾਂ ੦0ਧ16017ਗ ਨਹੀ' । 
ਕੁਝ ਇਸੇ ਤਰ੍ਹਾਂ ਦੀ ੦0016011011 ਪੰਜਾਬੀ ਆਲੋਚਨਾ ਦੀ ਜ਼ਬਾਨ ਨੂੰ ਬਾਸੀ ਤਰ 
ਰਿਹਾ ਹੈ । “ਇਸ ਵਿਚ ਕਵਿਤਾ ਵਾਲ! 'ਸੁਰਮੇਲ' ਨਹੀ''--ਸੁਰਮੇਲ ਕੀ ਹੁੰਦ ਹੈ ?--ਸੁਰਾਂ 
ਦਾ ਮੇਲ ? ਬਾਸੀ ਨੇ ਸ਼ਾਇਦ ਇਹੋ ਅਰਥ ਲਏ ਹਨ ਤੇ ਨਾਲ ਇਕ 5021610ਟ74 ਦੇ 
ਦਿੱਤੀ ਹੈ--'ਕਵਿਤਾ ਆਪਣਾ ਮੁੱਲ 'ਉਦਾਤ ਸ਼ੈਲੀ ਕਰਕੇ ਪੁਆਉ'ਦੀ ਹੈ ਜਦ ਕਿ 
ਗਲਪ ਆਪਣੀ ਠੇਠਤਾ ਕਰਕੇ । ਕੀ ਉਦਾਤਤਾ ੩ ਠਠਤ' ਹੀ ਕਵਿਤਾ ਤੇ ਗਲਪ 
ਨੂੰ ਵਖਰਿਆਉਣ ਵਾਲੀਆਂ ਸੀਮਾਂ ਰੇਖਾਵਾਂ ਹਨ । ਕੀ ਉਦਾਤਤਾ ਤੇ ਠੇਠਤਾ ਕਵਿਤਾ 
ਤੇ ਗਲਪ ਦੇ 00601 ਦੇ ਦੋ ਵਿਰੋਧੀ ਤੱਤ ਹਨ ? ਨਾਲੋ ਠੇਠਤਾ ਤੋ ਉਸ ਦਾ 
ਕੀ ਭਾਵ ਹੈ? ਭਾਸ਼ਾ ਦੀ ਠੇਠਤਾਂ ? _੬੧੧੦055 ? ਕੀ ਉਦਾਤਤਾ ਭਾਸ਼ਾ 
ਦਾ ਹੀ ਗੁਣ ਹੈ ? ਅੱਗੇ ਲਿਖਦਾ ਹੈ..." ਪਰੋਤ੍ਰ ਜੋਗਾ ਸਿੰਘ ਦੀਆਂ ਕਈ ਕਵਿਤਾਵਾਂ ਵਿਚ 
ਇਹਨਾਂ ਦੋਹਾਂ ਗੱਲਾਂ ਦਾ 'ਸੋਹਣਾ ਸੁਮੇਲ ਹੋਇਆ ਹੈ । 'ਸੋਹਣ ਸਮੇਲ' (ਭ'ਸ਼ਾ ਦੀ ਇਕ 
ਹੋਰ ਖ਼ੂਬਸੂਰਤੀ !) ਜੇ ਇਹ ਸੁਮੇਲ ਹੋਇਆ ਹੋਇਆ ਹੈ (ਕਈ ਕਵਿਤਾਵਾਂ ਵਿਚ ਹੀ ਜਹੀ) 
ਤਾਂ ਕਵਿਤਾ ਤੇ ਗਲਪ ਦੇ ਸਮਵਿੱਥ ਹੋਣ ਦੀ ਧਾਰਨਾ ਵਿਚਾਰੀ ਦਾ ਕ) ਬਣਿਆ ? ਰੋਈ 
ਨਾ ਉਹੋ ਗੱਲ ..ਦੌ'ਹ ਮੁੱਲ ਵਿਚ ਮੁਰਗੀ ਹਰਾਮ ! 

ਅਗਲੀ ਗੱਲ... ਬਾਸੀ ਕਹਿੰਦਾ ਹੈ ਕਿ 'ਪਿਛਲੋਰੀ ਪ੍ਰਗਤਿਵਾਣੀ ਕਵਿਤਾ 
(ਨਕਸਲਵਾਦੀ ਸਮੇਤ) ਤੋ" ਬਾਅਦ ਪੰਜਾਬੀ ਕਵਿਤਾ ਨੇ ਪੰਜਾਬੀ ਜਨਜੀਵਨ ਦੀਆਂ ਧੁਰ 
ਡੂੰਘਾਣਾਂ ਤੱਕ ਖੁੱਭ ਜਾਣ ਦਾ ਸਫਰ ਕਰਨਾ ਸੀ ਤੇ ਜ਼ਿੰਦਗੀ ਦੀ 'ਕਰੂਰਤਾ” ਨੂੰ ਇਸ ਦੇ 
ਅਸਲ ਰੂਪ ਵਿਚ ਪੇਸ਼ ਚਰਨਾ ਸੀ'...'ਸਫ਼ਰ ਕਰਨਾ ਸੀ', ਧਿਆਨ ਦੀ ਮੰਗ ਕਰਦ' ਹੈ । 
ਜਿਵੇ' ਇਹ ਪੂਰਵ ਨਿਸ਼ਚਿਤ ਸੀ ਕਿ ਇੰਝ ਹੀ ਹੋਣ' ਸੀ ਤੇ ਦੂਜੇ ਇਹ ਕਿ ਜਨਜੀਵਨ 
ਦੀਆਂ ਧੁਰ ਡੂਰੋਘਾਣਾਂ ਦੀ ਜ਼ਿੰਦਗੀ ਬੜੀ 'ਕਰੂਰ' ਟੈ। ਕੀ ਧੁਰ ਡੂਰੰਘਾਣਾਂ ਦੀ 'ਜ਼ੰਦਗੀ 
'ਕਰੂਰ' ਹੋਇਆ ਕਰਦੀ ਹੈ ? ਕਰੂਰ ਦੇ ਲਫ਼ਜ਼ੀ ਅਰਥ ਵੀ ਬਾਸੀ ਸਾਹਿਬ ਨੂੰ ਆਉਂਦੇ 
ਹਨ ? 16004 ਬਣਾਉੱ'ਦਿਆਂ ਉਸ _00]1€5516੬, _081511, 81000, 
0156070€0, ੩੪੧0੬ ਆਦਿ ਅਨੇਕਾਂ ਸ਼ਬਦ 'ਦੇਖੇ' ਹੋਣਗੇ । ਕੀ ਧੁਰ ਡ੍ਰੰਘਾਣਾਂ 
ਵਿਚ ਬੱਸ ਇਹੋ ਕੁਝ ਹੈ ਤੇ ਕੀ ਮੈਂ ਆਪਣੀਆਂ ਠਵਿਤਾਵਾਂ ਵਿਚ ਇਸੇ ਅਸਲੀਅਤ 
ਨੂੰ ਪ੍ਰਗਟਾਉਣ ਵਾਲੀ ਦਿਸ਼ਾ ਵੱਲ ਵਧ ਰਿਹ ਪ੍ਰਤੀਤ ਹੁੰਦਾ ਹਾਂ? ਗੁੰਗੇ ਦੀਆਂ ਸੈਂਨਤਾਂ 
ਗੁੰਗੇ ਦੀ ਮਾਂ ਜਾਣੇ ! 

ਅੱਗੇ ਇਕ ਹੋਰ ਹੈਰਾਨਕੁਨ 5੧30201670 ਹੈ...'ਅਜੋਕਾ ਮਨੁੱਖ ਅਜਿਹੀ ਸਥਿਤੀ 
ਵਿਚ ਪਹਿਲੇ ਜੁਗਾਂ` ਵਾਂਗ ਠਾਹ ਸੋਟਾ ਮਾਰਨ ਵਾਲੀ ਪ੍ਰਤਿਕਿਰਿਆ ਨਹੀ ਕਰ ਸਕਦਾਂ 
(ਵਿਚਾਰਾ ਮਨੁੱਖ !) । ਉਹ ਅਜਿਹੀ ਸਥਿਤੀ ਨੂੰ ਤਾਰਕਿਕ ਤੌਰ 'ਤੇ ਅਸਵੀਕਾਰ ਕਰਦਾਂ 
ਹੋਇਆ ਵੀ ਅਮਲੀ ਜੀਵਨ ਵਿਚ ਉਸ ਨੂੰ ਸਵੀਕਾਰ ਕਰ ਲੈ'ਢਾ ਹੈ ।' ('ਮਨੁੱਖ' ਨਾਂ ਦੀ 


83 ਸਿਰਜਣਾ 


ਵਸਤੂ ਬਾਰੇ ਏਨਾ ਸਰਲ ਸਾਧਾਰਨੀਕਰਨ ਮੈ" ਤਾਂ ਅੱਜ ਤੱਕ ਕਿਧਰੇ ਵੀ ਨਹੀਂ ਪੜ੍ਹਿਆ/ 
ਸੁਣਿਆ ! ਕੇਵਲ ਅੱਜ ਤੋਂ ਜਿਵਾ ਤੇ ਉਹ ਵੀ 'ਸਿਰਜਣਾ' ਵਰਗੇ “ਅਗਾਂਹਵਧੂ ਪਰਚੇ 
ਵਿਚ...ਮੋਰੀ ਸੀਮਾ ! 

ਅੱਗੇ ਲਿਖਦਾ ਹੈ... “ਉਹ “ਕਰੂਰ ਵਸਤ੍ਰ” ਨੂੰ ਏਨਾ ਦੋਸ਼ੀ ਨਹੀ ਠਹਿਰਾਉ”ਦਾ 
ਜਿੰਨਾਂ ਨਿੱਜ ਨੂੰ । ਇਸ ਲਈ ਉਹ ਇਸ ਸਮੇੱਜਿਆ ਨੂੰ ਪਹਿਲਾਂ ਆਪਣੇ ਅਸਤਿਤਵ 
ਦੀ ਪੱਧਰ 'ਤੇ ਹੱਲ ਕਰ ਲੰਣਾ ਚਾਹੁੰਦਾ ਹੈ । ਪਰ ਖੋਦ ਦੀ ਗੱਲ ਹੈ ਕਿ ਕਈ 
ਵਾਰੀ ਉਹ ਇਸ ਉਧੇੜ-ਬੁਣ ਵਿਚ ਹੀ ਲੱਗਾ ਰਹਿੰਦਾ ਹੈ ਕਿਸੇ ਪਾਸੋ ਨਹੀ” ਪਹੁੰਚ 
ਪਾਉੱਦਾ ।' ਅਜਿਹੇ ਪਹਿਲੇ ਕਿਹੜੇ ਜੁਗ ਸਨ ਜਿਹਨਾਂ ਵਿਚ ਮਨੁੱਖ ਦੀ ਪ੍ਰਤੀਕਿਰਿਆ 
ਠਾਹ ਸੋਟਾ ਮਾਰਨ ਦੀ ਹੋਇਆ ਕਰਦੀ ਸੀ ਤੇ ਇਹ ਠਾਹ_ ਸੋਟਾ ਕਿਹੜੀ ਸਮਾਜਕ 
ਪ੍ਰੰਤੀਕਿਰਿਆ ਦਾ ਨਾਂ ਹੈ । ਤਰਕ ਤਾਂ ਕਥਿਤ ਪਹਿਲੇ ਜੁਗਾਂ ਵਿਚ ਵੀ ਮਨੁੱਖ ਦੇ ਅੰਗ 
ਸੈਗ ਸੀ ਤੇ ਪਹਿਲੇ ਜੁਗਾਂ ਤੇ ਹੁਣ ਦੇ ਜੁਗ ਦੀ ਸੀਮਾ-ਰੇਖਾ ਮਨੁੱਖ ਦੀ ਠਾਹ ਸੋਟਾ ਮਾਰਨ 
ਜਾਂ ਤਾਰਕਿਕ ਪ੍ਰਤਿਕਿਰਿਆ ਨਹੀ” ਸਗੋ ਪਹਿਲੇ ਤੇ ਹੁਣ ਦੇ ਜੁਗ ਦੀ ਸਮਾਜਕ 
ਸਥਿਤੀ” ਹੈ। ਸਥਿਤੀ ਵਿਚਲੇ ਪਰਿਵਰਤਨ ਨੇ ਹੀ ਮਨੁੱਖ ਦੇ ਰਵੱਈਏ ਵਿਚ 
ਪਰਿਵਰਤਨ ਲਿਆਂਦਾ ਹੈ । ਬਾਸੀ ਸ਼ਾਇਦ ਇਹ ਕਹਿਣਾ ਚਾਹੁੰਦਾ ਹੈ ਕਿ 'ਚੇਤੌਨ ਤੌਰ 
ਤੇ' ਸਥਿਤੀ ਨੂੰ ਅਜਵੀਠਾਰ ਕਰਦਾ ਇਆ ਵੀ ਉਹ ਅਮਲੀ ਤੌਰ 'ਤੇ ਉਜ ਨੂੰ ਸਵੀਕਾਰ 
ਕਰ ਲੈਦਾ ਹੈ । ਬਾਸੀ ਸਾਹਿਬ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਅਜਿਹਾ ਮਨੁੱਖ ਉਦੋ 
ਤੋਂ ਹੀ ਕਰਦਾ ਆਇਆ ਹੈ ਜਦੋਂ” ਉਹ ਪਸ਼ੂ ਨਾਲੋਂ ਨਿੱਖੜ ਕੇ ਮਨੁੱਖ ਬਣਿਆ ਹੈ । ਇਹ 
ਵੱਖਰੀ ਗੱਲ ਹੈ ਕਿ ਉਦੋ" 'ਸੰਥਿਤੀ” ਦੇਨੀ ਗਰੰਝਲਦਾਰ ਨਹੀ' ਸੀ । ਜੇ ਭਲਾਂ ਬਾਸੀ ਦੀ 
ਗੱਲ ਨੂੰ ਮੰਨ ਵੀ ਲਿਆ ਜਾਏ ਕਿ “ਜਿਸ ਨੂੰ ਉਹ ਤਾਰਕਿਕ ਤੌਰ ਤੇ ਅਸਵੀਕਾਰ ਕਰਦਾ ਹੈ 
ਉਸ ਨੂੰ ਅਮਲੀ ਤੌਰ ਤੇ ਸਵੀਕਾਰ ਕਰ ਲੈੱਦਾ ਹੈ' ਤਾਂ ਫਿਰ ਉਸ ਦਾ ਸਮੱਸਿਆ ਨੂੰ 
ਅਸਤਿਤਵ ਦੀ ਪੱਧਰ ਤੇ ਹੱਲ ਕਰ ਲੈਣ ਤੋ ਕੀ ਕੀ ਅਰਥ ਹੈ? ਸ਼ਾਇਦ ਕਿਸੇ ਪੁਸਤਕ 
ਦਾ ਫਿਕਰਾਂ ਜ਼ਿਹਨ 'ਚ ਅਟਕਿਆ ਰਹਿ ਗਿਆ ਤੇ ਬਾਸੀ ਤੇ” ਏਬੇ ਲਿਖਿਆ ਗਿਆ... 
ਕਹਿੰਦੇ ਨੇ ੪1੬(010655 % 2੦੦9 510 01 ਸ੧੬007₹, ਖ਼ੁਦਾ ਬਾਸੀ ਸਾਹਿਬ 
ਨੂੰ ਅਜਿਹੇ ਫਿਕਰਿਆਂ ਨੂੰ ਭੁੱਲ ਜਾਣ ਦਾ ਬਲ ਬਖ਼ਸ਼ੇ ! 

ਬਾਸੀ ਸਾਹਿਬ ਨੂੰ ਇਕ ਬੜਾ ਭਾਰੀ “ਖੇਦ" ਹੈ ਕਿ ਅੱਜ ਦਾ ਮਨੁੱਖ (ਤੇ ਇਸ 
ਮਨੁੱਖ ਵਿਚਲਾ ਸਾਹਿਤਕਾਰ ਵੀ ਸ਼ਾਇਦ ) ਇਸੇ ਉਧੇੜ-ਬੁਣ ਵਿਚ ਪਿਆ ਰਹਿੰਦ ਹੈ ੧ 
ਕਿਸੇ ਪਾਸੇ ਨਹੀਂ ਪਹੁੰਚ ਪਾਉ'ਦਾ ।' ਇਹ ਕਿਹੜਾ 'ਪਾਸ਼ਾ” ਰੈ ? ਜੇ ਤੇ ਬਾਸੀ 'ਮਨੁੱਖ' 
ਦੀ ਗੱਲ ਕਰਦਾ ਹੈ ਤਾਂ ਸਪੱਸ਼ਟ ਹੈ ਕਿ ਬਾਸੀ ਨੂੰ ਪਤਾ ਹੀ ਨਹੀਂ ਕਿ ਅੱਜ ਦਾ ਮਨੁੱਖ 
ਮੁੱਢਲੇ ਮਨੁੱਖ ਤੋ ਤੁਰਕੇ ਜੇ ਅੱਜ ਦੇ ਮਨੁੱਖ ਤੱਕ ਅੱਪੜਿਆ ਹੈ ਤਾਂ ਕਿਸੇ ਪਾਸੇ ਪਹੁੰਚ ਕੇ' 
ਹੀ ਅੱਪੜਿਆ ਹੈ । ਜੇ ਉਹ ਗੱਲ ਸ਼ਾਇਰ ਦੀ ਕਰਦਾ ਹੈ ਜਿਵੇ“ ਕਿ ਉਹ ਮੇਰਾ ਪ੍ਰਸੈਗ ਇਸ 
ਨਾਲ ਜੋੜਦਾ ਹੋਇਆ ਲਿਖਦਾ ਹੈ...' ਜੋਗ' ਸਿੰਘ ਦੀਆਂ ਕਵਿਤਾਵਾਂ ਵਿਚ ਇਹ ਦੋਵੇ 
ਪ੍ਰਵਿਰਤੀਆਂ ਦਿਖਾਈ ਦਿੰਦੀਆਂ ਹਨ' ਅਰਥਾਤ ਤਾਰਕਿਕ ਤੌਰ ਤੇ ਸਥਿਤੀ ਨੂੰ ਅਸਵੀਕਾਰ 
ਕਰਨ ਤੇ ਅਮਲੀ ਜੀਵਨ ਵਿਚ ਇਹਨਾਂ ਨੂੰ ਸਵੀਕਾਰ ਕਰਨ ਦੀਆਂ ਜਾਂ ਉਸੇ ਦੇ ਹੀ ਸ਼ਬਦਾਂ 


ਸਿਰਜਣਾ 83 


ਵਿਚ 'ਕਰੂਰ ਵਸਤ੍ਰ' ਦੀ ਥਾਂ ਨਿੱਜ ਨੂੰ ਦੋਸ਼ੀ ਠਹਿਰਾਉਣ ਜਾਂ ਇਸ ਸਮੱਸਿਆ ਨੂੰ ਅਸਤਿਤਵ 
ਦੇ ਪੱਧਰ ਤੇ ਹੱਲ ਕਰਨ...ਇਹੋ ਜਿਹੀ ਫਾਰਮੂਹਲੇਸ਼ਨ ਦੇ ਬਲਿਹਾਰੇ ਜਾਣਾ ਹੀ ਬਣਦਾ ਹੈ ! 
ਇਹੋ ਜਿਹੀਆਂ ਫਾਰਪੁਲੇਸ਼ਨਜ਼ ਕਰਨ ਵਾਲੇ ਦਾ ਜੋ ਹਾਲ ਹੁੰਦਾ ਹੈ ਉਹ ਤਾਂ ਹੋਣ' ਹੀ ਹੈ ਪਰ 
ਸ਼ੇਇਰ ਵਿਚਾਰੇ ਦੀ ਜੋ ਦੁਰਗਤ) ਬਣਦੀ ਹੈ ਉਹ ਤਾਂ ਬਿਆਨੋ' ਬਾਹਰ ਹੀ ਹੈ। ਅਸਲ 
ਵਿਚ ਜਿਹੜੀ ਤਾਰਕਿਕਤਾ ਦੀ ਗੱਲ ਉਹ ਅਜੋਕੇ ਮਨੁੱਖ 'ਤੇ ਲਾਗੂ ਕਰਦਾ ਹੈ ਉ: ਨਿਰੋਲ 
ਬਾਸੀ ਦੇ ਮਨ ਦੀ ਤਾਰਕਿਕਤਾ ਹੈ ਤੇ ਇਸੇ ਅਧੀਨ ਉਸ ਨੇ ਮੇਰੀਆਂ ਦੋਵੇ' ਕ/ਵਤਾਵਾਂ 
=-'ਅਲਵਿਦਾ ਖ਼ਸ਼ਮਮਦੀਦ' ਤੇ 'ਇਕ ਕਲੱਰਕ ਦਾ ਮੁਆਫ਼ੀਨਾਮਾਂ ਦੀਆਂ ਸਤਰਾਂ ਕੋਟ 
ਕਰਕੇ ਭਲੀਭਾਂਤ ਦ੍ਰਿੜ ਕਰਵਾਈ ਹੈ । ਇਕ ਨਿਮਾਣੀ ਜਿਹੀ ਬੇਨਤੀ ਹੈ ਕਿ ਜੇ ਠਿਸੇ 
ਆਲੌਰਕ ਕੋਲ ਪੂਰੀ ਕਿਤਾਬ ਪੜ੍ਹਨ ਦੀ ਫੁਰਸਤ ਨਾ ਹੋਵੇ ਤਾਂ ਘੱਟੋ ਘੱਟ ਉਸ ਨੂੰ ਏਨਾਂ ਕੁ 
ਸਮਾਂ ਜ਼ਰੂਰ ਕੱਢ ਲੈਣਾ ਚਾਹੀਦਾ ਹੈ ਕਿ ਉਹ ਉਸ ਕਵਿਤਾ ਨੂੰ ਤਾਂ ਪੜ੍ਹ ਲਵੇ ਜਿਸ ਉੱਤੇ 
ਪੂਰੀ ਪੁਸਤਕ ਦਾ ਨਾਂ ਰੱਖਿਆ ਗਿਆ ਹੈ -ਮੈ" ਇਹ ਇਸ ਕਰਕੇ ਕਿਹਾ ਹੈ ਕਿ ਕੀ ਇਹ 
ਦੋਵੇ ਕਵਿਤਾਵਾਂ ਬਾਸੀ ਦੁਆਰਾ ਗਰਦਾਨ)ਆਂ ਦੋਵੇ” ਤਰ੍ਹਾਂ ਦੀਆਂ ਪ੍ਰਵਿਰਤੀਆਂ ਨੂੰ ਪ੍ਰਗਟ 
ਕਰਦੀਆਂ ਹਨ ? 

ਆਖ਼ਰ ਵਿਚ ਇਕ ਗੱਲ ਤੋ ਉਸ ਨੇ “ਕਹੀ ਨਹੀ" ਪਰ ਜੋ 'ਕਹੀ ਜਾ ਸਕਦੀ ਹੈ' 
(ਅੰਦਾਜ਼ੇ ਬਯਾਂ ਜਾਂ 1੩੦੬ 00 ੦0060 ?) ਕਿ ਜਿਸ ਕਵਿਤਾ ਵਿਚ 'ਨਿਰੋਲ ਜੌਗਾ 
ਸਿੰਘ' ਬੋਲਿਆ ਹੈ ਉੱਥੋਂ ਉਹ ਆਪਣੇ ਆਪ ਨੂੰ ਸਵੈ ਨਾਲ ਜੂਝਦੇ ਵਿਖਾ ਕੇ 'ਜੇਤੂ' ਬਣ 
ਜਾਂਦਾ ਹੈ ਪਰ ਜਿੱਥੇ ਉਹ ਕਿਸ ਦਲਿਤ ਪਾਤਰ ਦੀ 'ਗਾਥਾ' ਸੁਣ'ਉੱਦਾ ਹੈ ਉੱਥੇ ਉਹ ਉਸ 
ਨੂੰ ਹਾਰਦਾ ਜਾਂ ਸਮਝੌਤ' ਕਰਦਾ ਵਿਖ' ਦੇ'ਦਾ ਹੈ । ਕੀ ਜੋਗ' ਸਿੰਘ ਇਸ ਗੱਲ ਨੂੰ ਸਮਝ 
'ਸਕਦਾ' ਹੈ ਕਿ ਅਭਿਲਾਸ਼ਿਤ ਕ੍ਰਾਂਤੀਸ਼ੀਲ ਕਵਿਤਾ ਵਿਦ ਵਾਸਤਵ ਵਿਚ ਗੱਲ ਇਸ ਦੇ 
ਬਿਲਕੁੱਲ ਪ੍ਰਤੀਕੂਲ ਹੋਣੀ ਚਾਹੀਦੀ ਹੈ ?” 

ਪਹਿਲਾਂ ਆਖਰੀ ਗੱਲ ਨੂੰ ਹੀ ਲੈਦਾ ਹਾਂ । ਉਹ ਹੈ ਜੋਗਾ ਸਿੰਘ ਦੀ ਸਮਰੱਥਾ ਦੀ । 
ਜੇ ਮੈਂ ਬਾਸੀ ਦਾ ਸਮਝਾਇਆ ਸਮਝਾਂ ਤਾਂ ਉਸੇ ਦੇ ਹੀ ਸ਼ਬਦਾਂ ਵਿਚ ਉਸੇ ਦੀ ਹੀ ਆਖੀ 
ਹੋਈ ਗੱਲ ਅਰਥਾਤ ਕਰਾਂ ਤੀਸ਼ੀਲ ਕਵਿਤਾ ਵਿਚ 'ਬਿਲਕੁੱਲ ਪ੍ਰਤਿਕੂਲ ਗੱਲ ਇਹ ਹੋਵੇ ਗੀ .. 
'ਜਿਥੇ ਨਿਰੋਲ ਜੋਗਾ ਸਿੰਘ ਬੋਲ ਉਥੇ ਉਹ ਅਪਣੇ ਆਪ ਨੂੰ ਹਾਰਦ' ਹੋਇਆ ਜਾਂ ਸਮਝੌਤਾ 
ਕਰਦਾ ਵਿਖਾਵੇ ਤੇ ਜਿੱਥੇ ਕਿਸੇ ਦਲਿਤ ਪਾਤਰ ਦੀ 'ਗਾਥਾ' ਸੁਣਾਵੇ ਉਥੇ ਉਸ ਪਾਤਰ ਨੂੰ ਸਵੈ 
ਨਾਲ ਜਾਂ ਸਥਿਤੀਆਂ ਨਾਲ ਜੂਝਦਾ ਹੋਇਆ ਤੇ 'ਜੇਤੂ' ਬਣਿਆ ਦਿਖਾਵੇ ।' ਕਿਉ ਬਾਸੀ 
ਸਾਹਿਬ ? ਬਿਲਕੁਲ ਪ੍ਰਤਿਕੂਲ ਤਾਂ ਇਹੋ ਹੋਵੇਗਾ ਨਾ ? ਜ਼ਰਾ ਕਿਆਸ ਕਰੋ ਕਿ ਇਸ 
ਤਰ੍ਹਾਂ ਦੀ ਅਭਿਲਾਸ਼ਿਤ ਕ੍ਰਾਂਤੀਸ਼ੀਲ ਕਵਿਤਾ (ਬੋਲਦਿਆਂ ਜੀਭ ਟ੍ਰੱਕ ਜਾਂਦੀ ਹੈ !) ਦਾ ਮੂੰਹ 
ਮੱਥਾ ਕੀ ਹੋਵੇਗਾ ? 

ਹੁਣ ਮੈ" ਇਸੇ ਆਖਰੀ ਗੱਲ ਦੇ ਪਟਿਲੇ ਹਿੱਜੋ ਵਲ ਆਉ'ਦਾ ਹਾਂ --ਨਿਰੋਲ ਜੋਗਾ 
ਸਿੰਘ ਤੇ ਜੋਗਾ ਸਿੰਘ ਵਾਲੀ । ਗੋਇਆ ਕਿ ਸ਼ਾਇਰ ਦੋ ਹੁੰਦੇ ਹਨ ਇਕ ਨਿਰੋਲ ਤੇ ਇਕ 
ਕਿਸੇ ਦੂਜੇ ਦਾ ਪ੍ਰਵਕਤਾ ਬਣ ਕੇ ਬੋਲਣ ਵਾਲਾ ਜਿਵੇ' ਇਕ ਰੇਡੀਓ ਹੋਵੇ ਤੇ ਦੂਜਾ ਉਸਦਾ 
ਏਰੀਅਲ । ਸ੍ਰੀਮਾਨ ਜੀ ! ਜੇ ਰਚਨਾ (ਆਲੋਚਨਾ) ਕਰਨ ਲੱਗੇ ਹੋ ਤਾਂ ਰਚਨਾ-ਪ੍ਰਕਿਰਿਆ 


84 ਸਿਰਜਣਾ 


ਦਾ ਉ, ਅ ਵੀ ਪੜ੍ਹ ਲਵੇਂ, ਜੇ ਰਚਨਾਂ-ਪ੍ਰਕਿਰਿਆ ਬਾਰੇ ਪੜ੍ਹਨ ਵਿਚੋ” ਕੁਝ ਨਹੀ” 
ਲਭਦਾ ਤਾਂ ਇਕਾਂਤ ਵਿਚ ਕੋਈ ਗੱਲ ਉੱ'ਝ ਹੀ ਮੂੰਹੋ ਬੋਲ ਕੇ ਉਸ ਬਾਰੇ ਇਕੱਲਿਆਂ ਸੋਚਣ 
ਦੀ ਜ਼ਰਾ ਜਿੰਨੀ ਜ਼ਹਿਮਤ ਹੀ ਉਠਾ ਲਵੋ ਕਿ ਤੁਸੀ' ਜੋ ਬੋਲਿਆ ਸੀ ਕੀ, ਕਿਉ ਤੇ 
ਕਿਵੇ ਬੋਲਿਆ ਸੀ ? ਜੇ ਧਿਆਨ ਨਾਲ ਦੇਖੋਗੇ ਤਾਂ 'ਅਲਵਿਦਾ ਖ਼ੁਸ਼ਆਮਦੀਦ' ਵਿਚ 
ਅਲਵਿਦਾ ਤੇ ਜੀ ਆਇਆਂ ਕਹਿਣ ਵਾਲਾ ਸਮੁੰਦਰ ਦੇ ਕਿਨਾਰੇ 'ਤੇ ਖੜ੍ਹਾ ਵਿਅਕਤੀ ਵੀ 
ਨਿਰੋਲ ਜੌਗਾ ਸਿੰਘ ਹੈ ਤੇ ਮੁਆਫ਼ੀਨਾਮਾ ਲਿਖਣ ਵਾਲਾ 'ਕਲੱਰਕ' ਵੀ ਜੋਗਾ ਸਿੰਘ ਤੇ ਇਹ 
ਦੋਵੇ' ਹੀ ਜੌਗਾ ਸਿੰਘ ਨਹੀਂ'... 

“ਰਿਵਿਊ ਲਈ ਧੰਨਵਾਦ । ਜੋਗਾ ਸਿੰਘ [ਚੰਡੀਗੜ੍ਹ] 

ਸੇਖੋਂ ਸਾਹਿਬ ਅਤੇ ਪ੍ਰੀਤਮ ਸਿੰਘ ਜੀ ਹਾਲੀ ਵੀ ਜਵਾਬੋ ਜਵਾਬੀ ਹੋਈ ਜਾਂਦੇ ਨੇ । 
ਗੱਲ ਕਿਸੇ ਸਿਰੇ ਲੱਗੀ ਨਹੀ” । ਪੰਜਾਬੀ ਆਲੋਚਨਾ ਦੇ ਸਿਰਕਢ ਘੁਲਾਟੀਏ ਅਖਾੜੇ ਤੋ” 
ਬਾਹਰ ਹੀ ਘੁਲੀ ਜਾਂਦੇ ਨੇ । ਉਹ ਕਲਾ ਰੂਪਕ (47506 1088) ਨੂੰ ਪਾਸੇ ਛੁੱਡ ਦਿੰਦੇ 
ਨੇ ਅਤੇ ਸਿੱਧੇ ਸਿਆਸੀ ਤੌਰ ਉਤੇ ਉਲਝਦੇ ਨੇ ਜੌ ਠੀਕ ਨਹੀ" । ਸਾਹਿਤ ਵਿਚ ਯਥਾਰਥ 
ਕਲਾਮਈ ਰੂਪਕਾਂ ਰਾਹੀ" ਪੇਸ਼ ਹੁੰਦਾ ਏ ਅਤੇ ਆਲੋਚਨਾ ਇਨ੍ਹਾਂ ਰੂਪਕਾਂ ਦੀ ਗੱਲ ਹੁੰਦੀ ਏ । 
ਪ੍ਰੀਤਮ ਸਿੰਘ ਜੀ ਨੇ ਜਿਸ ਚੀਜ਼ ਨੂੰ ਮਹਾਨ ਕਹਿਣਾ ਏ ਉਨ੍ਹਾਂ ਰੂਪਕਾਂ ਦੀ ਗੱਲ ਕਰਨ । 
ਸੇਖੋ" ਸਾਹਿਬ ਨੂੰ ਹੀਰ ਬੁਰੀ ਲਗਦੀ ਏ, ਵਾਰਿਸ ਦੀ 0387੧ ਨੂੰ ਨਾਕਸ ਸਾਬਤ ਕਰਨ । 
ਰਾਜਿਆਂ ਰਾਣੀਆਂ ਬਾਰੇ ਲਿਖੀਆਂ ਕਹਾਣੀਆਂ ਮਹਾਨ ਵੀ ਹੋ ਸਕਦੀਆਂ ਨੇ ਤੇ ਹੋਛੀਆਂ 
ਵੀ । ਏਸੇ ਤਰ੍ਹਾਂ ਕਾਮਿਆਂ ਬਾਰੇ ਅਤੇ ਜਮਾਤੀ ਘੋਲ ਬਾਰੇ ਉਚੇ ਮਿਆਰ ਦਾ ਸਾਹਿਤ ਵੀ 
ਰਚ ਹੋਂ ਸਕਦਾ ਏ ਅਤੇ ਨੀਵੇ' ਮਿਆਰ ਦਾ ਵੀ । ਭਜਨ ਅਤੇ ਸ਼ਬਦ ਚੌਗੇ ਵੀ ਹੋ ਸਕਦੇ 
ਨੈ ਘਟੀਆ ਵੀ । ਆਮ-ਤੌਰ 'ਤੇ ਸਜਦੇ ਵਿਚ ਢਹੇ ਭਗਤਾਂ ਨੂੰ ਜ਼ਿੰਦਗੀ ਦੇ ਨਕਸ਼ ਖੂਬਸੂਰਤ 
ਦਿਸੇ ਨੇ ਅੱਗੋ" ਪਿੱਛੋਂ 'ਫਲ ਫਿਕੇ ਫੁਲ ਬਕਬਕੇ' ਹੋ ਗਏ ਨੇ । ਗੁਰੂਆਂ ਅਤੇ ਭਗਤਾਂ ਦੀ 
ਡੀਵੋਸ਼ਨ ਅਤੇ ਸੂਫੀਆਂ ਦੀ ਯਾਸਖੇਜ਼ੀ ਅਸਰਦਾਰ ਹੈ । ਉਪਦੇਸ਼ ਦੋਹਾਂ ਦਾ ਘਟੀਆ 
ਸਾਹਿਤ ਹੈ । ਗੁਰੂਆਂ ਦੀ ਇਸਤਰੀ ਭਾਵੀ ਡੀਵੋਸ਼ਨ ਵਿਚ ਝੂਠ ਸ਼ਾਮਲ ਹੈ । ਇਹ 1.੧6 
ਨਹੀ" ਬਣਦੀ । ਗੁਰਬਾਣੀ ਵਿਚ ਭਰਤ ਦੀ ਕਮ ਨਹੀ' । ਸੁਖਮਨੀ ਸਾਹਿਬ ਵਿਚ ਮੈਤ ਕੇ 
ਦੋਖੀ ਬ'ਰੇ ਕੀਤੀ ਗਈ ਨਾਜ਼ਕ ਖਿਆਲੀ ਬਾਰੇ ਪ੍ਰੀਤਮ ਸਿੰਘ ਜੀ ਕੀ ਕਹਿੰਦੇ ਨੇ ? ਪ੍ਰੀਤਮ 
ਸਿੰਘ ਜੀ ਕਹਿੰਦੇ ਨੇ ਕਿ ਮਾਰਕਸਿਸਟ ਸੋਹਜ ਕਲਾਸਕੀ ਮਿਆਰਾਂ ਦਾ ਮੁੱਲ ਨਹੀ ਪਾ ਸਕਦਾ । 
ਗੱਲ ਦਰਅਸਲ ਇਹ ਨਹੀਂ । ਮੁਸ਼ਕਿਲ ਇਹ ਹੈ ਕਿ ਮਾਰਕਸਿਸਟਾਂ ਦਾ ਕਲਾਸਿਕ ਦਾ 
ਮਿਆਰ ਉਹ ਨਹੀ' ਜੋ ਉਹ ਚਾਹੁੰਦੇ ਨੇ । ਉਨ੍ਹਾਂ ਦੇ ਕਲਾਸਿਕਸ ਦੀ ਲਿਸਟ ਬਹੁਤ ਵੱਡੀ 
ਹੈ । ਏਦਾਂ ਤੇ ਇਕ ਦਿਨ ਇਕ ਭਗਤ ਹਨ੍ਹਮਾਨ _ਚਾਲੀਸਾ ਨੂੰ ਵੀ ਮਹਾਨ ਦੱਸ ਰਹੇ ਸਨ । 

ਹੁਣ ਮੈ` ਸੇਖੋ' ਸਾਹਿਬ ਦੇ ਹੀਰ ਬਾਰੇ ਵਿਚਾਰਾਂ ਵਲ ਆਵਾਂ ।_ ਵਾਰਿਸ ਦੀ ਪੂਰੀ 
19੧8੬619 ਅਸਰ ਪਾਉਣ ਜੋਗੀ ਏ । ਕਦੀ ਦੋ ਬੁੱਤਾਂ ਦੇ ਪਿਆਰ ਦੀ ਕਹਾਣੀ_ਹੀ ਬੜੀ 
ਗੱਲ ਸੀ । ਵਾਰਿਸ ਵਿਚ ਦਰਦ ਹੈ, ਹਮਦਰਦੀ ਹੈ, ਉਸ ਇਕ ਮੁਹਾਵਰਾ ਪੈਦਾ ਕੀਤਾ । 
ਨਿਭਾ ਵਿਚ ਉਹ ਕਿਤੇ ਸ਼ੋਖ ਵੀ ਹੋਇਆ ਏ 'ਿਤੇ ਨਾਟਕੀ ਵੀ । ਅੰਨ੍ਹੇ ਵਾਹ ਮਹਾਨ ਕਹਿਣ 
ਦੀ ਲੋੜ ਨਹੀ'। ਵਾਰਿਸ ਨੇ ਸਾਦਾ ਜਿਹੇ ਦਿਲਾਂ ਉਤੇ ਹੁਣ ਤਕ ਰਾਜ ਕੀਤਾ ਏ । ਇਹਦੀ 
ਦਾਦ ਅਸੀ” ਵੀ ਦੇਵਾਂਗੇ । ਗੁਰਦੀਪ ਸਿੰਘ [ਡੋਈਵਾਲਾ, ਦਿਹਰਾਦੂਨ] 
ਸਿਰਜਣਾ 85 


ਗਿ ਕਰਰਕਕਰਰਰਰਰਰਤਤਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਬਬਰਬਸਰਰਰਬਰਰਰਣ 


੧੧1੫੪ ੧॥4ਸਸਜ£॥9 


10&॥67॥5 ੦14 
.&01081 8061258 1010 ੦961 ੧੪. 400 67018 
631੦ €੩71131 8੪. 2.25 10168 
0੨060 68੧81 ੧੧5. 10.30 07016$ 
੧੧੦1੧0ਏ €੩1੧੧੩। ੧5. 143 00103. 


014੧੪ ੧124॥॥7॥ & ਸ4॥0%6॥5 ੧11੧1) 

ਉ1001€0120 876 ੫187੬2(02 91 190 1੩੬) ੧੦008 06 ੮੧036 
੧॥੧੦॥3੧੬ 890 881 01 10 1੩੧, ੧੦੭0੧ € ਇ10112618. 020₹€0116 
01 “6੧੧੧੩ 886 899੯. 1215610000॥ 06 1੧5੦4101025/ £28161003. 


&64016017101341. 58੧₹੧6॥5 
1੧੩॥੮੪50॥£ 01 ੧0੬੩੧ ੨00 8699 ੮100 15 1੬੬੧ 61110 ਜ੧੧੯੬8੧- 
9੧2 6001010₹8. 11821011281100. 6੨ 1੧੨੧੦ 8੩0੦ $011 18102. 
੧੧੩੬9 70੧੧੬ £105 701 11712300॥ ੫56. ੧0੨0੬100310£. &€1181 578₹ 
01 €0178. 
14॥051%141. %੮1111185 
੧੧੩੪੬ 611 “6001੧ 08੮10 (0₹ 011 08165 : 
1) _ ਅ੩॥ਇ0 ੧੩੦੩5੧8੧ £188੯ ੩੧ ੨੧੩ 
1੧) _ 88੬੦ 808੮0 011 10605(7165, ]ਵ7101110111.11-1 
11) ੧&7॥੮0 €੦੯੧੦॥ $੬ਟ0 £18॥!, 6166₹168113 _੧1(॥ ੧੦੧81 
68198੦1੧੧ 06 160 ੧੦॥॥੬8 ]€7 036. ੧31€0 18੦੦€1॥ ੨1੦੬ 
੧1 ੧੨07੨ 
€0450%8% 08161411 ੯87410॥25 
੧1੫੬੦ ੧੩॥੦੧੧੩੧੧ 7180੧ 3੧ 13003. ੧੧੦1ਇ6 €810101163, 
10110੧੦60, ਕਿ₹09€0 7੦07000੧ 011 £1300, ।1,1114111-11 81111, 
&110181 ਇ੬05, ੬ ੧1701੧0414 
2880) ੩੦੩3੩ 
1975--76 ॥5. 90.9 112੧8 
1976--77 ਆ 1੧੦. 400 18118 
(6080600₹ ਇ80361108, 176-01180 688, ੨16੬ ਸਿੰ2&7। £8੩੧78201011 19 
0.%, ੪0?38%੮, 97. 5. 3. ੧, £01.44 ੮ਸ੦5੦੪੬ਇ1੬ 
214੧1) $128%. 8੧1੩॥੦੬੦ €੮07॥0॥੧੦ .&111081 ੬05 10 £੬11€18 870 
੧੧੩੪੧ ੧੦ ਇ01,&81412. ੯ ੩੩3595੧ ੧9 466814191471. 
੧੧੧੧੬ਵਿ6 €੧ ₹੧੪੩੦੦੧ 00011 ੦੧ 0੩੧॥੧੫॥੧ ੦1 €8000718. 


04੧1) 7੩੦1॥15 07੧੦8 10701.1012₹71411091੧ 

੧5. 5 €969€ _ 60੧00 5000੬ 011, 1“0(37018. ੧81੮0 
66੧੧੦ 51010 & _£25510੬ £ਸ8੦079 8੧ 9810012370 : ੮37-01110£ 
11੨0੧ ੩੧ ੨8)7੫7੩ 


॥. 6. 8੩108, 1&5$ €. 1. 60੬78, 185 
208111131 163॥3210£ 20060 
1੪੪ 20348 81418 €“00288411੯8 502£1.% 
&1੧੫1) ੧੧੩11 #818%&11011102. 

66108 17-, “੧8੧11-98811 

£ਮਿ0੧॥ : 21981--85, 'ਸ॥ਇ% : €ਸ 213 


86 _ਸਿਰਜਣਾ 


ਦਨੀਆਂ ਦੀ ਆਧੁਨਿਕ ਤਕਨਾਨੋਨ। ਨਾਲ ਬਣਿਆ 
ਸੈਟ ਜਿਸ ਵਿਚ ਇਕ ਨਹੀਂ' ਪੂਰੇ ਸਤ ਆਈ. ਸੀ. 
(10੬2੩੯ਹੰ 32੦88) ਵਰਤੇ ਗਏ ਹਨ । 


ਆਈ. ਸੀ. ਕੀ ਹਨ ਤੇ ਇਨ੍ਹਾਂ ਨਾਲ ਕੀ ਫ਼ਰਕ ਪੈਦਾ 
ਹੈ, ਇਹ ਹੈ ਟੀ. ਵੀ. ਤਕਨੀਕ ਦੀ ਚੌਥੀ ਪੁਸ਼ਤ । 
ਪਹਿਲੀ ਵਾਲਵ, ਦੂਸਰੀ ਸ੪੪ਅਰ ਤੇ ਤੀਜੀ 
ਟਰਾਂਜਿਸਟਰ । ਉਸ ਤੋ ਵੀ ਅਗਾਂਹਵਧੂ ਤਕਨੀਕ 
ਆਈ. ਸੀ. 0.) ਦੀ ਹੈ। 


ਅਮਰੀਕਾ ਅਤੇ ਜਾਪਾਨ ਵਿਚ ਇਕ ਰੈਗੇ ਟੀ. ਵੀ_ ਵਿਚ 
ਚਾਰ ਤੋ ਵਧ ਆਈ. ਸੀ. ਨਹੀ' ਸਨ ਲਗੇ । ਹੁਣ 
ਸਟੈੱਡਰਡ ਨੇ ਪਹਿਲੀ ਵਾਰ ਟੀ. ਵੀ. ਵਿਚ ਪੂਰੇ 


ਯ 


ਸਤ ਆਈ. ਸੀ. ਵਰਤੇ. ਹਨ । 


ਆਮ ਟੀ, ਵੀ. ਦੀ ਉਮਰ ਪੰਜ ਸਾਲ ਹੁੰਦੀ ਹੈ ਪਰ ਸਤ 
ਆਈ. ਸੀ. ਲਾਉਣ ਨਾਲ ਹੁਣ ਦੁਗਣੀ ਹੋ ਗਈ ਹੈ- . 
ਪੂਰੇ ਦਸ ਸਾਲ । ਕਿਉਂਕਿ 1: ਬਹੁਤ ਘਟ ਗਰਮ ਹੁੰਦੇ 
ਹਨ ਇਸ ਲਈ ਆਈ. ਸੀ. ਵਾਲੇ ਸੈਟ ਵਿਚ ਨੂਕਸ ਬਹੁਤ 
ਘਟ ਪੈਦਾ ਹੈ। ਕੀਮਤ ਦੇ ਲਿਹਾਜ਼ ਨਾਲ ਇਹ ਸੈਟ _ 
ਦੂਸਰੇ $683 5੦੩੬੬ ਸੈਟਾਂ ਨਾਲੋਂ ਇਕ ਹਜ਼੍ਾਰ ਰੁਪਏ 
ਸਸਤਾ ਵੀ ਹੈ। 
ਸਤ ਆਈ.ਸੀ. ਵਾਲਾ ਸੈਟ ਬਿਜਲੀ ਦਾ ਖ਼ਰਚ ਬਹੁਤ ਘਟ 
ਕਰਦਾ ਹੈ-ਇਕ ਚਾਲੀ ਵਾਟ ਦੇ ਬਲਬ ਤੋਂ ਵੀ ਘਟ । 
ਅਗਾਂਹਵਧੂ ਤਕਨਾਲੋਜੀ ਅਤੇ ਸਟੈੱਡਰਡ ਦੀ ਕਾਰੀਗਰੀ 
ਦੇ ਸੁਮੇਲ ਨਾਲ ਇਹ ਸਤ ਆਈ.ਸੀ. ਵਾਲਾ ਟੀ.ਵੀ. 
ਤਕਨਾਲੋਜੀ ਵਿਚ ਇਕ ਨਵਾਂ ਪੜਾਅ ਹੈ । 


੮੯ 


ਤਲ ==ਅਤ=ਅਤ=ਤਲਅਲਕਅ=ਤ==ਤਤ=ਤ===ਤ 
ਆਸ 51434 5੮ਸਟ੭੦1॥ 64&51851.&14 ॥8੧9810208੧੧2 - 
&੧੫ ॥1੧4੧੧੮ਇ ੮੦੧2੦&&110)4, ੮ਸ&142198&87. ਛ 
(& 5੧8੧ 30₹8101008( 000011812) 

੧੮171 ॥&11।3185 £80₹1080 10 ਸਟ ਸ&੧17414੩ 8੧ 

ਆਸ 7੩੭8੩ 55001 64813 6082084&1101੧ 

11੬ €0710781101, (1੬ 08੧ 01 105 100 12 18013, ੧੩੨ 8600 0₹ 
੧੧ 5੧8 30₹00160 0007 3 83102 (8੦੧9 01 1970). 58110 
00060100108 %-€.. 18.1.1971. ]॥੬ €07014090. 039 08੯) 8 1੩0 
੧0 [1॥010000 036 $6610-€੦001812 00116 01 036 1301]305 ॥੩ 03€ 
613੧੦ 0੧ ॥0੦੧1010£ €8੧੧ 0061 ੨ਿ੦111065 07 8010₹0 089੬3 809 
0660]9311008 5060 38 &1160100131 1)੪₹€10203601, 137੬0008, £1060= 
8810], 301071੧ 8੧ 6੧0੨੬, $10311 5631 1090511168, 3011010੬ ੮੦88੦ 
੧0੦੧161, 17885167੧ 300 8੦੮੦781 00121 03008. 

10308 810 ੬80੧0 11061650 1762 076 &8. 3000/=- 

0੧੧੦ ੧੩੦ 10,000/- ੩੧ 3% 18੧੬181 

੧00੧੦ ੧੩. 20.000/- ੩੯ 490 ॥0061080 ; 

0੧੧੦ ੩੩. 20,000/- ੩੯ 590 10੬81 ; 

400੪੬ ੨8. 30,000/- ੩੧7% 10੧75. 

10੬ “01800 1੩੨ ੩159 0661766 ੧0 8੩7 10੧67੯5 76 10808 
0 ੧੦ ੩੩. 5000/- ੧੦ 00 ₹0068160 000₹10110੯60 $680001-0 €8808 
1 £00]30- 

1॥੬ 80੦੧੬ 36₹੬10060੧ ॥0੦₹1060 01181031. €801੧31 06 5 670108 
316 10305 ੧੦ ੧0੬ €%੧ਏ॥£ 01 ੨8. 6.21 00੬5 130 000 018601560 10 
13908 11135 18101118 00੧9 31. 7. 1978. 1੧੬ €੮੦71੦73001 ।॥੩੩ 
76੦੮-7€6 88 [71110031 3 51 61 ੧8. 1.68 0019 901 01 (00 80000 
166੦9€1301, ₹01611 $16੮₹$ 6296 1੬੧੬੧, ਕਿ6੦2011₹ ੧੩10 00੧੬ 26 
੧੧ 610601005 01 00੬ 2੦੦1 ਸ31113115 1੩ 01010੬ ੧9 06 $(3੧੬ 1€30- 
0031੧€18 ੧0 7੦੯1੯ [8੧ 00200, 012 €੯੦00800॥ 138 06100 ੧੦ 
6180018੬ ੧1੧੬ 10871 8੧ 0੧੧2 6180016 ॥₹860031109 ੩00 0008 013੧2 (06 
06111੧9 ੩73118015 3 00€॥ 00-ਅ 80203" 

10੩ “099181160 183 9661060 ੧੦ 8੧810 ੨ਿ੬੯€1106 ਸ81018£ 5861੬ 
7168 01 (8੬ 0ਿ5੧ 0106 1 (0 ॥1501₹ 01 (0 €0110014008, 116 
1180812011 $11€7163 ੮੦010 003 ੨8. 25 1868 8॥1000੧1018019 800 316 
1੧੦1੪ ੧੦ ੧1619 80 80031 0੦੧੧ ੦1 ੧8. 5 1868. 

ਜ੦॥ 09007 0€੧3115 ੧੧੬੧੩ ੮0713 106 ੧੬6 (20667 ੩੮੩੧1301੬ ਹ 
8੧ €੩6॥ 01816 ॥63000310₹1 01 ਜ11ਏ 06280 (06 0000151800, 
੧੦6. ₹ 85॥₹੨॥੧ ੧੩੧ 5 8. ਸ80ਸਇ੦॥ 145 


(81081. ॥੪੬੦0੧੪੯ 12006(01.- 


88 ਸਿਰਜਣ 


ਦੀ ਤੁਸੀ ਕਿਸੇ ਕੋਪਨੀ ਦੇ ਸ਼ੇਅਰਜ਼ ਵਿਚ ਥੋੜੀ ਰਕਮ ਲਗਾਈ ਹੋਈ ਹੈ ? 


`_ ਤਾਂ ਤੁਸੀ' ਟੈਕਸ ਦੀ ਕਾਟ ਦੇ ਬਿਨਾਂ ਹੀ ਆਪਣਾ ਡਿਵੀਤੈਡ 
ਮਾ ਪ੍ਰਾਪਤ ਕਰ ਸਕਦੇ ਹੋ । 


ਜੇ ਤੁਸੀ' ਕੋਈ ਕੈਪਨੀ ਨਹੀ ਹੋ ਤੇ ਤੁਹਾਡੀ ਕੁਲ ਆਮਦਨੀ 
ਡਿਵੀਡੈ'ਡ ਸਮੇਤ, ਇਨਕਮ ਟੈਕਸ ਯੋਗ ਘਟੋ ਘਟ ਆਮਦਨੀ 

(ਜਿਹੜੀ ਅਜਕਲ ਵਿਅਕਤੀਆਂ), ਸਾਂਝੇ ਹਿੰਦੂ ਪਰਿਵਾਰਾਂ, ਫ਼ਰਮਾਂ, 

ਵਿਅਕਤੀਆਂ ਦੀਆਂ ਐਸੋਸੀਏਸ਼ਨ ਜਾਂ ਸੈਸਥਾ ਅਤੇ 'ਆਰਟੀਫੀਸ਼ਲ 

ਜੀਊਰੀਡੀਕਲ ਵਿਅਕਤੀਆਂ” ਲਈ 10,000/-- ਰੁਪਏ ਹੈ) ਤੋ 
ਘਟ ਬਣਦੀ ਹੋਵੇ ਤਾਂ ਤੁਸੀ' ਸੈਬੋਧਿਤ ਕੈਪਨੀ ਵਲੋ ਦਿਤੇ ਜਾਣ 
ਵਾਲੇ ਡਿਵੀਡੈ'ਡ ਦੀ ਪੂਰੀ ਰਕਮ ਸ਼ੁਰੂ ਵਿਚ ਟੈਕਸ ਦੀ ਕਾਟ ਬਿਨਾ 
ਪ੍ਰਾਪਤ ਕਰ ਸਕਦੇ ਹੋ । 

ਕਿਵੇ` ? 

੦ ਫ਼ਾਰਮ ਨੰ: 14 ਵਿਚ ਆਪਣੇ ਇਨਕਮ ਟੈਕਸ ਅਫ਼ਸਰ ਨੂੰ ਇਸ 
ਮਤਲਬ ਦਾ ਸਰਟੀਫੀਕੇਟ ਜਾਰੀ ਕਰਨ ਦੀ ਦਰਖ਼ਾਸਤ ਦਿਉ 
ਜਿਸ ਦੁਆਰਾ ਉਸ ਕੈਪਨੀ ਨੂੰ ਜਿਸ ਦੇ ਸ਼ੇਅਰ ਤੁਹਾਡੇ ਕੌਲ 
ਹਨ ਇਹ ਅਧਿਕਾਰ ਦਿਤਾ ਜਾਏ ਕਿ ਉਹ ਤੁਹਾਨੂੰ ਡਿਵੀਡੈ'ਡ 
ਦੀ ਰਕਮ ਟੈਕਸ ਦੀ ਕਾਟ ਕੀਤੇ ਬਿਨਾ ਦੇ ਦੇਵੇ । 
ਜਾਂ 

੦ ਜੋ ਕਿਜੇ ਕੈਪਨੀ ਕੋਲੋ ਲਏ ਜਾਣ ਵਾਲੇ ਡਿਵੀਡੈ'ਡ ਦੀ ਰਕਮ 
250/= ਰੁਪਏ ਤੋ” ਘਟ ਹੈ ਤਾਂ ਹਰ ਅਜਿਹੀ ਕੈਪਨੀ ਨੂੰ ਨਿਸ਼- 
ਚਿਤ ਫ਼ਾਰਮ ਨੰ: 14--ਬੀ ਵਿਚ ਡੈਕਲੇਰੇਸ਼ਨ ਦੀਆਂ ਦੋ ਨਕਲਾਂ 
ਭੇਜੀਆਂ ਜਾਣ । 


ਇਹ ਸਹੂਲਤ ਤੋ” ਲਾਭ ਉਠਾਓ ਤੇ ਇਨਕਮ ਟੈਕਸ ਅਫ਼ਸਰ 
ਤੋਂ ਬਾਅਦ ਵਿਚ ਟੈਕਸ ਦੀ ਰਕਮ ਦੀ ਵਾਪਸੀ ਦੀ ਮੰਗ ਦੀ 
ਖੋਚਲ ਤੋ“ ਬਚੋ । 

ਜੂ ਜਾਰੀ ਕਰਨ ਵਾਲੋ : 
ਰੰ ਡਾਇਰੇਕਟਰ ਆਫ਼ ਇੰਸਪੈਕਸ਼ਨ 
(ਰੈਸਰਚ, ਸਟੈਟਿਸਟਿਕਸ ਐੱਡ ਪਬਲੀਕੇਸ਼ਨਜ਼) 


ਇਨਕਮ ਟੈਕਸ ਡਿਪਾਰਟਮੈ'ਟ, ਨਵੀ” ਦਿਲੀ--110001 
੨੧ 78/158 


6।੧424,0੮4&. 0₹੬7੦7$ਊ £0/ਮੂੰ551 €੧੫87₹671$. €767ਹਟੂਗਾਨ- 
੧੦, 32 0੮੦07--0੮੦0067. 1978 


ਰੀ ਦੇ 
ਸ੧੫੬੧5੧੬7੦੦ ੧੮1੧1੩ 0132 1੧੦੬1367੩7 03 2੧੦੧੧੩1੭੩॥੦੦2੨ 10₹ 17013 ੧30੬ ਕਿ. 34੦. 10215/65 
<< ਆਲ ਦਮ 


ਪੰਜਾਬ ਬੁਕ ਸੈਂਟਰ ਦੇ ਨਵੇਂ ਪ੍ਰਕਾਸ਼ਨ 


ਸੋਵੀਅਤ ਇਨਸਾਨ 

ਸੋਵੀਅਤ ਯੂਨੀਅਨ : ਪ੍ਰਸ਼ਨ ਅਤੇ ਉੱਤਰ ੨੧. 
ਅੱਜ ਦੀ ਇਸਤਰੀ 

ਲੈਨਿਨ ਇਕ ਮਹਾਨ ਸਿਧਾਂਤਕਾਰ 

ਲੈਨਿਨ ਮਾਨਵੀ ਅਤੇ ਮਹਾਨ 44 
ਪੀਲੇ ਦੇਤ ਦਾ ਸ਼ਹਿਰ ਗੋਰਕੀ 


ਮਜ਼ਦੂਰ ਜਮਾਤ ਅਤੇ ਕਿਸਾਨ ਵਿਚਾਲੇ ਏਕਤਾ ਲੈਨਿਨ 
ਔਰਤਾਂ ਦੀ ਬੈਦ ਖਲਾਸੀ ਬਾਰੇ ਲੈਨਿਨ 
ਸੈਸਾਰ ਦੀਆਂ ਨਜ਼ਰਾਂ ਵਿਚ ਲੈਨਿਨ ਗਰ 

ਸਿਆਸੀ ਆਰਥਿਕਤਾ ਦੀ ਆਲੋਚਨਾ ਵਿਚ ਯੋਗਦਾਨ ਮਾਰਕਸ 
ਨੌਜਵਾਨਾਂ ਬਾਰੇ ਲੈਨਿਨ 

ਨਵੀਆਂ ਸੋਵੀਅਤ ਪੁਸਤਕਾਂ 

ਚੋਣਵੀਆਂ ਕਹਾਣੀਆਂ ਗੋਰਕੀ 
ਅਲਵਿਦਾ ਗੁਲਸਾਰੀ (ਨਾਵਲ) ਚ. ਆਈਤਮਾਤੋਵ 
ਕਹਾਣੀਆਂ ਤੇ ਛੋਟੇ ਨਾਵਲ ਤਾਲਸਤ 'ਏੇ 
ਅਸਲੀ ਇਨਸਾਨ ਦੀ ਕਹਾਣੀ ਬੋਰਿਸ ਪੋਲੋਵੋਈ 
ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਮਾਰਕਸ ਐੱਗਲੜ 
ਯੂਟੋਪਿਆਈ ਤੇ ਵਿਗਿਆਨਕ ਸਮਾਜਣ'ਦ ਲੈਨਿਨ 
ਸਾਮਰਾਜ ਅਤੇ ਸਾਮਰਾਜੀਆਂ ਬਾਰੇ ਲੈਨਿਨ 
ਲੋਕ ਵਿਦਿਆ ਬਾਰੇ ਲੈਨਿਨ 
ਅੱਜ ਦਾ ਕਮਿਊਨਿਸਟ ਵਿਰੋਧ ਵੀ. ਮਸ਼ਵੇਵੀਸ਼ਗਦਜੋ 


ਚ =੧- 
੫ਜਾਬ ਬੁਕ 7੧ ਟਰ 
1126-27, ਸੈਕਟਰ 22 ਬੀ, ਚੇਡੀਗੜ੍‌ 
ਸ਼ੋ ਰੂਮ : 1038, ਸੈਕਟਰ 22 ਬੀ, ਚੰਡੀਗੜ੍ਹ 
ਬਰਾਂਚਾਂ : 


। 


10-00 
7₹00 
$-00 

12-00 
5-00 
<-60 

11-00 
3-60 

11-25 
7-50 

8-25 


6-50 
3-00 


ਪੁਰਾਣਾ ਡਾਕਖਾਨਾਂ ਰੋਡ, ਜਲੰਧਰ; ਘਮਾਰ ਮੰਡੀ ਚੌਂਕ, ਸਿਵਲ ਲਾਈਨਜ਼, ਲੁਧਿਆਣਾ; 
ਸਰਹੈਦੀ ਦਰਵਾਜ਼ੇ ਦੇ ਬਾਹਰ, ਪਟਿਆਲਾ; _ ਸ਼ਹੀਦ ਭਗਤ ਸਿੰਘ ਚੌਕ, ਬਠਿੰਡਾ 


ਮਹਾਂਬੀਰ ਮਾਰਗ, ਫਰੀਦਕੋਟ 


